





ਪੰਜਾਬੀ ਲੇਖਕ ਲੜੀ ਨੰ. 50 


ਗੋਰ ਚਾਂਮ ਦਾਸ 


` ਜੀਵਨ ਤੇ ਰਚਨਾ 


ਪ੍ਰੋ. ਹਿੰਮਤ ਸਿੰਘ ਸੋਢੀ 





ਆਨ ਥਿਉਰ 
ਪੰਜਾਬੀ ਯੂਨੀਵਰਸਿਟੀ, ਪਟਿਆਲਾ 


(6 
ਪੰਜਾਬੀ ਸਾਹਿੱਤ ਅਧਿਐਨ ਵਿਭਾਗ 
ਪੰਜਾਬੀ ਯ੍ਰਨੀਵਰਸਿਟੀ, ਧਟਿਆਲਾ 


90480 ੧੬6 92855 : 1੧2; 7 ੧੦੧੧੭ (748/65)) 
27 
ਇ੧੦, 16047 $135 50ਜ7 
2 28048 60322, 
4%110813. €-37011 


15114 81-7380-137-1 


1995 
ਦਰਜੀ ਵਾਰ : 1100 
ਮੁੱਲ 2 40-00 





ਪਰੋਫ਼ੈਜਰ ਰਣਬੀਰ ਸਿੰਘ ਐਮ.ਏ. (ਅੰਗਰੇਜ਼ੀ), ਪੀ=ਐਚ.ਡੀ. ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, 
ਪਟਿਆਲਾ! ਵੱਲੋ ਪਰਕਾਸ਼ਤ ਅਤੋਂ ਮੈ/ਸ. ਐਡਵਿਨ ਪਰਿੰਟਰਜ਼, ਨਾਮਦਾਰ ਖ਼ਾਂ ਰੌਡ, ਪਟਿਆਲਾ ਵਿਖੋ ਛਪੀ । 


ਦੇ ਸ਼ਬਦ 
(ਪਹਿਲਾ ਸੰਸਕਰਣ) 


ਪੰਜਬੀ ਭਾਸ਼ਾ ਅਤੇ ਸਾਹਿੱਤ ਦੇ ਬਹੁਪੱਖੀ ਵਿਕਾਸ ਲਈ 1967? ਵਿਚ ਪੰਜਾਬੀ 
ਸਾਹਿੱਤ ਅਧਿਐਨ ਵਿਭਾਗ ਦੀ ਸਥਾਪਨਾ ਕੀਤੀ ਗਈ ਸੀ । ਉਦੋ ਤੋ! ਇਸ ਵਿਭਾਗ 
ਵਿਚ ਕਈ ਪ੍ਰਕਾਰ ਦੀਆਂ ਯੋਜਨਾਵਾਂ ਅਧੀਨ ਖੰਜ-ਕਾਰਜ ਹੈ ਰਿਹਾ ਹੈ । ਪੰਜਾਬੀ ਦੇ ਹੋ 
ਚੁੱਕੇ ਉੱਘੇ ਲੇਖਕਾਂ ਬਾਰੇ ਪੰਜਾਬੀ ਲੇਖਕ ਲੜੀ' ਜਾਰੀ ਕੀਤੀ ਗਈ ਸੀ, ਜਿਸ ਅਧੀਨ 
ਹੁਣ ਤਕ 49 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ । 

ਇਸ ਪੁਸਤਕ ਵਿਚ ਗੁਰੂ ਰਾਮ ਦਾਸ ਜੀ ਦੇ ਜੀਵਨ ਅਤੇ ਰਚਨਾ ਉਤੇ ਝਾਤ ਪਾਈ 
ਗਈ ਹੈ । ਗੁਰੂ ਰਾਮ ਦਾਸ ਸਿੱਖ ਗੁਰ੍ਹ ਪਰੌਪਰਾ ਵਿਚ ਚੌਥੇ ਸਥਾਨ ਤੇ ਸੁਸ਼ੋਭਿਤ ਸਨ । 
ਆਪ ਨੇ ਆਪਣੀ ਅਦੁੱਤੀ ਭਗਤੀ ਅਤੇ ਧਰਮ ਸਾਧਨਾ ਨਾਲ ਗੁਰੂ-ਪਦ ਪ੍ਰਾਪਤ ਕੀਤਾ 
ਅਤੇ ਸਿੱਖ ਧਰਮ ਅੰਦੋਲਨ ਨੂੰ ਵਿਕਾਸ ਮਾਰਗ ਤੋਂ ਦਿ੍‌ੜ੍ਹਤਾ ਨਾਲ ਅਗੇ ਵਧਾਇਆ । 
ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸਥਾਪਨਾ ਅਤੇ ਉਸਾਰੀ ਨਾਲ ਆਪ ਦੀ ਪਵਿੱਤਰ 
ਸ਼ਖ਼ਸੀਅਤ ਸੰਬੰਧਿਤ ਹੈ । ਨਿਮਰਤਾ ਅੱਤੇ ਗੁਰੂ-ਸੋਵਾ ਆਪ ਦੇ ਵਿਅਕਤਿਤਵ ਦੇ ਵਿਸ਼ੇਸ਼ 
ਗੁਣ ਸਨ । ਆਪਣੀ ਭਗਤੀ ਮਈ ਭਾਵਨਾ ਨੂੰ ਪ੍ਰਗਟ ਕਰਨ ਲਈ ਆਪ ਜੀ ਨੇ ਜਿਸ ਬਾਣੀ 
ਦਾ ਉਚਾਰਣ ਕੀਤਾ, ਉਹ ਗੁਰ ਗ੍ਰੰਥ ਸਾਹਿਬ ਵਿਚ ਮਹਲੇ ਚੌਥੇ ਦੇ ਸਿਰਲਖ ਅਧੀਨ ਦਰਜ 
ਹੈ। ਆਪ ਦੀ ਬਾਣੀ ਵਿਚ ਈਸ਼ਵਰੀ ਪ੍ਰੇਮ ਉਤੇ ਬਹੁਤ ਬਲ ਦਿੱਤਾ ਗਿਆ ਹੈ ਅਤੋ 
ਵਿਯੋਗ ਦੀ ਭਾਵਨਾ ਨੂੰ ਬੜੀ ਤੀਬਰਤਾ ਨਾਲ ਪ੍ਰਗਟ ਕੀਤਾ ਗਿਆ ਹੈ, ਕਿਤੇ ਕਿਤੇ ਸੰਯੋਗ 
ਸੁਖ ਦੇ ਦਰਸ਼ਨ ਵੀ ਹੋ ਜਾਂਦੇ ਹਨ। ਆਪ ਦੀ ਭਾਸ਼ਾ ਬੜੀ ਸਰਲ ਅਤੇ ਸੁਬੰਧ ਹੈ ਅਤੇ 
ਸ਼ੈਲੀ ਇਕ ਰਸੀ ਹੋਈ ਕਵਿਤਾ ਦਾ ਪਰਿਚਯ ਦਿੰਦੀ ਹੈ। ਆਪ ਜੀ ਦੀ ਬਾਣੀ (638 
ਸ਼ਬਦ) ਵਿਸ਼ੇ ਅਤੇ ਕਲਾ ਪੱਖ ਤੌ ਪੰਜਾਬੀ ਕਾਵਿ-ਜਗਤ ਵਿਚ ਅਦੁੱਤੀ ਸਥਾਨ ਰਖਦ 
ਹੈ । ਆਪ ਜੀ ਦੀ ਪੰਜਾਬੀ ਸਾਹਿੱਤ ਨੂੰ ਦਿੱਤੀ ਇਸ ਮਹਤੱਵਪ੍ਰਨ ਦੇਣ ਨੂੰ ਮੁੱਖ ਰਖ ਕੇ 
ਇਹ ਪੁਸਤਕ ਲਿਖਵਾਈ ਗਈ ਹੈ । ਰ 

ਮੈਨੂੰ ਵਿਸ਼ਵਾਸ ਹੈ ਕਿ ਮੱਧ ਯੁਗ ਦੇ ਭਗਤੀ ਸਾਹਿੱਤ ਦੇ ਅਧਿਅਨ ਕਰਨ ਵਾਲੇ 
ਪਾਠਕਾਂ ਲਈ ਇਹ ਪੁਸਤਕ ਲਾਭਕਾਰੀ ਸਾਬਤ ਹੌਵੰਗੀ । 


ਪੰਜਾਬੀ ਯੂਨਵਰ ਸਿਟ) _ ਭਗਤ ਸਿੰਘ 
ਪਟਿਆਲਾ ਵਾਈਸ=ਚਾਂਸਲਰ 


ਭੂਮਿਕਾ 
(ਪਹਿਲਾ ਸੰਸਕਰਣ) 


ਪੰਜਾਬੀ ਸਾਹਿੱਤ ਦੇ ਅਮੀਰ ਵਿਰਸੇ ਨੂੰ ਉਜਾਗਰ ਕਰਨ ਅਤੇ ਇਸ ਦਾ ਸਹੀ 
'ਮੁੱਲਾਂਕਣ ਕਰਨ ਦੇ ਉਦੇਸ਼ ਤੋ' ਹੀ ਸੰਨ 1967 ਵਿਚ ਪੰਜਾਬੀ ਯ੍ਰਨੀਵਰਜਿਟੀ ਵਿਚ 
'ਪੰਜਾਬੀ ਲੇਖਕ ਲੜੀ ਆਰੰਭ ਕੀਤੀ ਗਈ । ਇਸ ਲੜੀ ਵਿਚ ਪ੍ਰ. ਆਈ. ਸੀ. ਨੰਦਾ, 
ਲਾਲਾ ਧਨੀ ਰਾਮ ਚਾਤਿ੍‌ਕ, ਬਾਬਾ ਮੇਹਰਬਾਨ, ਦਮੌਂਦਰ, ਬੁਲ੍ਰੋ ਸ਼ਾਹ, ਗਿਆਨੀ ਗਿਆਨ 
ਸਿੰਘ, ਭਾਈ ਗੁਰਦਾਸ, ਪ੍ਰਿੰ. ਤੇਜਾ ਸਿੰਘ, ਪ੍ਰੋ, ਪੂਰਨ ਸਿੰਘ, ਗੁਰ ਅਮਰ ਦਾਸ, ਭਾਈ ਜੌਧ 
ਸਿੰਘ, ਭਾਈ ਵੀਰ ਸਿੰਘ, ਸ਼ਿਵ ਕੁਮਾਰ ਬਟਾਲਵੀ, ਪ੍ਰੋ. ਸਾਹਿਬ ਸਿੰਘ, ਪ੍ਰੈ. ਮੌਹਨ ਸਿੰਘ, 
ਭਾਈ ਮਨੀ ਸਿੰਘ, ਬਾਵਾ ਬਲਵੰਤ, ਡਾ. ਤਾਰਨ ਸਿੰਘ, ਡਾ. ਬਲਬੀਰ ਸਿੰਘ, ਸੰਤ ਕਵੀ 
ਮਾੜ੍ਹ ਦਾਸ, ਬਾਵਾ ਬੁੱਧ ਸਿੰਘ, ਪੰਡਿਤ ਤਾਰਾ ਸਿੰਘ ਨਰੌਤਮ, ਗ੍ਰਰਬਖ਼ਸ਼ ਸਿੰਘ ਪ੍ਰੀਤਲੜੀ, 
ਲਾਲ ਸਿੰਘ ਕਮਲਾ ਅਕਾਲੀ, ਨਵਤੇਜ ਸਿੰਘ, ਅਲੀ ਹੈਦਰ, ਕਰਮ ਸਿੰਘ ਹਿਸਟੋਰੀਅਨ 
ਆਂਦਿ ਪੰਜਾਬੀ ਸਾਹਿੱਤਕਾਰਾਂ ਦੇ ਜੀਵਨ ਅਤੇ ਰਚਨਾਵਾਂ ਬਾਰੇ ਮੋਨੌਗ੍ਰਾਫ਼ ਪ੍ਰਕਾਸ਼ਿਤ ਹੋ ਚੁੱਕੇ 
ਹਨ । 
_ ਇਹ ਪੁਸਤਕ ਸ੍ਰੀ ਗੁਰ ਰਾਮ ਦਾਸ ਜੀ ਬਾਰੇ ਲਿਖਵਾਏ ਗਏ ਮੌਨੌਗ੍ਰਾਫ਼ ਦਾ 
ਪ੍ਰਕਾਸ਼ਿਤ ਰ੍ਰਪ ਹੈ । ਗੁਰੂ ਰਾਮ ਦਾਸ ਗ੍ੁਰ੍ਹ ਨਾਨਕ ਸਾਹਿਬ ਦੀ ਗੱਦੀ ਉਤੇ ਬਿਰਾਜੇ ਚੌਥੇ 
ਗੁਰੂ ਸਨ । ਇਨ੍ਹਾਂ ਦਾ ਜਨਮ 1534 ਈ. ਵਿਚ ਲਾਹੌਰ ਵਿਚ ਹੋਇਆ ਅਤੇ ਇਹ ਸੀ 
ਗੁਰ ਅਮਰ ਦਾਸ ਜੀ ਦੇ ਜਵਾਈ ਸਨ । ਸਿੱਖ ਇਤਿਹਾਸ ਅਨੁਸਾਰ ਇਨ੍ਹਾਂ ਨੂੰ ਗੁਰੂ ਸਾਹਿਬ 
ਨੈ 1574 ਈ. ਵਿਚ 'ਗੁਰੂ ਕਾ ਚਕ' ਅਤੇ ਇਕ ਸਰੋਵਰ ਬਣਾਉਣ ਦੀ ਜ਼ਿੰਮੇਵਾਰੀ ਸੰ'ਪੀ 
ਜਿਸਨੂੰ ਇਨ੍ਹਾਂ ਨੇ ਬੜੇ ਸੁਚੱਜੇ ਨਾਲ ਨਿਭਾਇਆ, ਹੁਣ ਉਥੋਂ ਹੀ ਅੰਮ੍ਰਿਤਸਰ ਅਤੇ ਹਰਮੌਦਿਰ 
ਸਾਹਿਬ ਸਥਾਪਿਤ ਹਨ । 1574 ਈ. ਵਿਚ ਹੀ ਆਪ ਜੀ ਗੁਰ੍ਹ-ਗੱਦੀ ਉਤੇ ਬੈਠੇ ਅਤੇ 
1581 ਦਈ. ਵਿਚ ਆਪ ਜੋਤੀ ਜੌਤ ਸਮਾਏ । ਆਪ ਜੀ ਦੋ ਤਿੰਨ ਖੁੱਤਰਾਂ ਵਿਚੋ ਸਭ ਤੱ” 
ਛੌਟੇ ਗੁਰ ਅਰਜਨ ਦੇਵ ਆਪ ਜੀ ਤੋ” ਬਾਅਦ ਗੁਰ੍-ਗੱਦੀ ਉਤੇ ਬੈਠੇ । 

ਗੁਰੂ ਸਾਹਿਬ ਨੇ ਆਪਣੀ ਭਗਤੀ ਭਾਵਨਾ ਨੂੰ ਪ੍ਰਗਟ ਕਰਨ ਲਈ ਬਹੁਤ ਸਾਰੀ 
ਬਾਣੀ ਦੀ ਰਚਨਾ ਕੀਤੀ । ਕੁਲ ਮਿਲਾ ਕੇ ਉਨ੍ਹਾਂ ਨੇ 246 ਪਦੋ, 31 ਅਸ਼ਟਪਦੀਆਂ, 32 
ਛੰਦ, 138 ਬ਼ਲੌਕ, 8 ਵਾਰਾਂ (183 ਪਉੜੀਆਂ), ਪਹਰੇ 1, ਵਣਜਾਰਾ 1, ਕਰਹਲੇ 2, 
ਘੋੜੀਆਂ 2 ਦੀ ਰਚਨਾ ਕੀਤੀ । ਇਨ੍ਹਾਂ ਦੇ ਪਦਿਆਂ ਵਿਚ ਜ਼ਿਆਦਾਤਰ ਪ੍ਰਭੁ ਲਈ ਵੈਰਾਗ 
ਅਤੇ ਤੜਪ ਦੀ ਭਾਵਨਾ ਹੈ, ਅਸ਼ਟਪਦੀਆਂ ਜ਼ਿਆਦਾਤਰ ਉਪਦੇਸ਼ ਪ੍ਰੰਧਾਨ ਹਨ । ਇਨ੍ਹਾਂ 
ਵਿਚ ਗੁਰ ਸਾਹਿਬ ਦਾ ਸਿੱਧਾਂਤਿਕ ਦਿ੍‌ਸ਼ਟੀਕੋਣ ਸੰਪੋਨ ਹੋਇਆ ਹੈ । ਲੋਕ ਕਾਵਿ ਰੂਪੀ 


੯1 ਗੁਰ੍ਹ ਰਾਮ ਦਾਸ 
ਰਚਨਾਵਾਂ ਵਿਚ ਪ੍ਰੀਤਮ ਲਈ ਤੜਪ ਅਤੇਂ ਸੌਯੋਗ ਦੀ ਭਾਵਨਾ ਦਾ ਚਿੱਤ੍ਰਣ ਹੋਇਆ 
ਮਿਲਦਾ ਹੈ । ਛੰਦਾਂ ਵਿਚ ਮਿਲਾਪ ਲਈ ਉਤਸਾਹ ਦੀ ਭਾਵਨਾ ਪ੍ਰਗਟ ਕੀਤੀ ਗਈ ਹੈ । 
ਵਾਰਾਂ ਵਿਚ ਪ੍ਰਭੂ ਅਤੇ ਗੁਰ੍ਹ ਦੀ ਉਸਤਤ ਸ਼ਾਮਿਲ ਹੈ । ਗੁਰੂ ਸਾਹਿਬ ਨੇ ਜਿਥੇਂ ਬ੍ਰਹਮ, ਜੀਵ, 
ਜਗਤ ਤੇ ਮੁਕਤੀ ਸੰਬੰਧੀ ਆਪਣੇ ਸਿੱਧਾਂਤਿਕ ਵਿਚਾਰ ਪ੍ਰਗਟਾਏ ਹਨ, ਉਥੇ ਨਾਲ ਹੀ 
ਗੁਰੂ, ਨਾਮ-ਸਿਮਰਨ, ਸਾਧ ਸੰਗਤਿ, ਸੇਵਾ, ਕੀਰਤਨ ਆਦਿ ਧਾਰਮਿਕ ਪੱਖਾਂ ਦਾ ਵੀ 
ਵਿਸਥਾਰ ਸਹਿਤ ਚਿੱਤ੍ਣ ਕੀਤਾ ਹੈ । ਗੁਰੂ ਜੀ ਦੀ ਬਾਣੀ ਦੀ ਮੁੱਖ ਸ੍ਰ ਪ੍ਰੇਮ ਸੀ ਜਿਸ 
ਵਿਚ ਇਨ੍ਹਾਂ ਨੇ ਅਧਿਕਤਰ ਪਰਮਾਤਮਾ ਨੂੰ ਮਿਲਣ ਦੀ ਚਾਹ ਅਤੋਂ ਵਿਯੌਗ ਦੀ ਭਾਵਨਾ 
ਨੂੰ ਦਰਸਾ ਕੇ ਫਿਰ ਕਿਤੇ ਕਿਤੇ ਸੰਯੌਗ ਸ੍ਰਖ ਦੇ ਭਾਵਾਂ ਨੂੰ ਵਿਅਕਤ ਕੀਤਾ ਹੈ । 
ਇਸ ਤਰ੍ਹਾਂ ਇਨ੍ਹਾਂ ਦੀ ਰਹੱਸ-ਸਾਧਨਾ ਬੜੀ ਸ੍ਰਖਮ ਅਤੇ ਭਾਵੁਕ ਹੈ। ਗੁਰੂ ਜੀ ਨੇ 
ਸਦਾਚਾਰਿਕ ਕੰਮਾਂ ਤੇ ਬੱਲ ਦਿੱਤਾ ਹੈ । ਪੰਜ ਵਿਕਾਰਾਂ ਤੇ ਮਾਇਆ ਦੇ ਪ੍ਰਭਾਵਾਂ ਤੋ" ਪਰ੍ਹੋ 
ਰਹਿਣ ਲਈ ਜਿਗਿਆਸ੍ਰ੍‌ ਨੂੰ ਉਪਦੇਸ਼ ਦਿੱਤਾ ਹੈ ਅਤੇ ਪੰਜਾਬ ਦੇ ਸਭਿਆਚਾਰ ਦਾ ਵੀ 
ਬਾਰੀਕ-ਬੀਨੀ ਨਾਲ ਚਿੱਤਰ ਪੇਸ਼ ਕੀਤੀ ਹੈ । ਸਾਹਿੱਤਿਕ ਦ੍ਰਿਸ਼ਟੀ ਤੋ" ਗੁਰ ਸਾਹਿਬ ਦੀ 
ਸਾਰੀ ਬਾਂਣੀ ਬੜੀ ਮਹੱਤਵਪ੍ਰਰਣ ਹੈ-। ਇਨ੍ਹਾਂ ਨੇ ਆਪਣੇ ਅਧਿਆਤਮਿਕ ਵਿਚਾਰਾਂ ਨੂੰ 
ਪ੍ਰਗਟ ਕਰਨ ਲਈ ਅਨੇਕ ਲੱਕਿਕ ਉਪਨਾਮ ਵਰਤੋ ਹਨ । ਕਈਆਂ ਥਾਵਾਂ ਤੋਂ ਪ੍ਰਤੀਕਾਂ ਦੀ 
ਸੁੰਦਰ ਵਰਤੋਂ” ਕੀਤੀ ਹੈ । ਇਨ੍ਹਾਂ ਦੇ ਬਿੰਬ ਬੜੇ ਸਜੀਵ ਤੇ ਯਥਾਰਥ ਹਨ । ਲੋੜ ਅਨੁਸਾਰ 
ਛੰਦ ਦੀਆਂ ਸੀਮਾਵਾਂ ਵਿਚ ਰਿਹਾ ਗਿਆ ਹੈ ਪਰ ਛੰਦ ਨਾਲੋ ਰਾਂਗ ਦੀ ਉਪਯੁਕਤਤਾ ਤੇ 
ਜ਼ਿਆਦਾ ਬਲ ਹੈ । ਗੁਰੂ ਗ੍ਰੰਥ ਸਾਂਹਿਬ ਦੇ 30 ਰਾਂਗਾਂ ਵਿਚ ਆਪ ਜੀ ਦੀ ਬਾਣੀ ਰਚੀ 
ਮਿਲ ਜਾਂਦੀ ਹੈ । ਗੁਰ੍ਹ ਸਾਹਿਬ ਦੀ ਕਾਵਿ ਸ਼ੈਲੀ ਬੜੀ ਮਧੁਰ, ਭਾਵਭਿੰਨੀ ਦੇ ਧ੍ਰੋਰਣਾ- 
ਦਾਇਕ ਹੈ । ਇਨ੍ਹਾਂ ਦੀ ਸ਼ਬਦਾਵਲੀ ਬੜੀ ਸੋਰਲ ਅਤੇ ਢੁਕੇਵੀ” ਹੈ । ਪੰਜਾਬ ਸਾਹਿੱਤ ਅਤੇ 
ਖ਼ਾਸ ਕਰਕੇ ਪੰਜਾਬੀ ਅਧਿਆਤਮਿਕ ਸਾਹਿੱਤ ਵਿਚ ਇਨ੍ਹਾਂ ਦੀ ਮਹੱਤਵਪ੍ਰਰਨ ਦੇਣ ਹੈ । ਗੁਰਹ 
ਸਾਹਿਬ ਦੀ ਇਸ ਦੇਣ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਮੰਨੌਗ੍ਰਾਫ਼ ਲਿਖਵਾਇਆ ਗਿਆ 
ਸੀ । ਇਸ ਦੇ ਲਿਖਣ ਦਾ ਕੰਮ ਪ੍ਰੈਫੋਸਰ ਹਿੰਮਤ ਸਿੰਘ ਸੋਢੀ ਨੂੰ ਸੰੱਪਿਆ ਗਿਆ ਸੀ, 
ਜਿਨ੍ਹਾਂ ਨੇ ਬੜੀ ਮੋਹਨਤ ਨਾਲ ਇਸ ਨੂੰ ਮੁਕੌਮਤ ਕੀਤਾ ਹੈ । ਇਸ ਨੂੰ ਯੂਨੀਵਰਸਿਟੀ 
ਪੱਧਰ ਉਤੇ ਛਾਪਣ ਬਾਰੇਂ ਡਾ. ਹਰਿਭਜਨ ਸਿੰਘ ਨਵੀਂ” ਦਿੱਲੀ ਤੋ” ਵਿਸ਼ੋਸ਼ੱਗ ਰਾਏ ਲਈ 
ਗਈ ਸੀ । ਅਜੀ' ਇਨ੍ਹਾਂ ਦੋਹਾਂ ਵਿਦਵਾਨਾਂ ਦੇ ਦਿਲ” ਰਿਣੀ ਹਾਂ । 
ਮੰਨੂੰ ਵਿਸ਼ਵਾਸ ਹੈ ਕਿ ਪੰਜਾਬ ਦੇ ਗੁਰ-ਇਤਿਹਾਸ, ਗ੍ਰਮਤਿ ਸਾਹਿੱਤ ਅਤੇ ਮੱਧ 

ਯੁਗ ਦੀ ਕਵਿਤਾ ਵਿਚ ਰੁਚੀ ਰਖਣ ਵਾਲੇ ਪਾਠਕ ਸਾਂਡੀ ਇਸ ਪ੍ਰਕਾਸ਼ਨਾ ਤੌ ਲਾਭ 
ਉਨਠਾਉਂਣਗੇ । 


ਪੰਜਾਬੀ ਸਾਹਿੱਤ ਅਧਿਐਨ ਵਿਭਾਗ ਰਤਨ ਸਿੰਘ ਜੱਗੀ 
ਪੰਜ/ਬੀ ਯੂਨ)ਵਰਜਿਟੀ, ਪਟਿਆਲਾ . ਪ੍ਰਫੈਸਰ ਅਤੇਂ ਮੁੱਖੀ 


6) ੯੩ 9> ੧੫? ।੨ ਦ% 


ਤਤਕਰਾ 


ਦੋ ਸ਼ਬਦ (ਵੀ. ਸੀ, ਸਾਹਿਬ ਵਲ”) 
ਭੁਮਿਕਾ 

ਜੀਵਨੀ 

ਬਾਣੀ ਦਾ ਸਾਰ 

ਇਤਿਹਾਸਕ ਤੇ ਸਮਾਜਕ ਸਰਵੇਖਣ 
ਜੀਵਨ-ਪਰਕ ਹਵਾਲੇ ਤੇ ਰਚਨਾ ਦਾ ਸ੍ਰਮੋਲ 
ਭੁੱਟਾਂ ਦੀ ਨਜ਼ਰ ਵਿੱਚ 

ਬਾਣੀ ਦਾ ਸਾਹਿਤਿਕ ਵਿਸ਼ੇਸ਼ਤਾ 


(01) 
(੧) 
30 
42 
53 


64 
70 


ਅਧਿਆਇ ਪਹਿਲਾ 
ਜੀਵਨੀ 

ਗੁਰੁ ਘਰ ਨਲ ਮੇਲ 

ਗੁਰ ਰਾਮ ਦਾਸ ਜੀ ਦਾ ਸੰਬੰਧ ਉਸ ਸੌਢੀ ਵੱਸ ਨਾਲ ਸੀ ਜਿਸ ਦਾ ਜ਼ਿਕਰ 
ਗੁਰੂ ਗੌਬਿੰਦ ਸਿੰਘ ਜੀ ਨੇ 'ਬਚਿੱਤਰ ਨਾਟਕ' ਵਿਚ ਕੀਤਾ ਹੈ । ਉਸ ਵੇਰਵੇ ਅਨੁਸਾਰ ਸੋਢੀ 
ਵੱਸ ਦਾ ਮੁਢ ਸ਼੍ਰੀ ਰਾਮ ਚੰਦਰ ਦੇ ਲੜਕੇ ਲਵ ਨਾਲ ਅਤੇ ਇਸ ਤਰ੍ਹਾਂ ਸੂਰਜ ਵਸੀ ਖਾਨਦਾਨ 
ਨਾਲ ਜੁੜਦਾ ਹੈ । ਕਿਸੇ ਸਮੇਂ ਏਸੋ ਖਾਨਦਾਨ ਦੇ ਇਕ ਮੁਖੀਏ ਕਾਲ ਰਾਏ ਦਾ ਵਿਆਹ 
ਸਨੰਢ ਦੋਸ਼ ਦੇ ਰਾਜੇ ਦੀ ਪੁੱਤਰੀ ਨਾਲ ਹੌਇਆ ਅਤੇ ਉਹਨਾਂ ਦੇ ਘਰ 'ਸਨੌਢ ਰਾਏ ਨਾਮ 
ਦਾ ਇਕ ਵੱਡਾ ਬਲੀ ਪੈਂਦਾ ਹੋਇਆ ਜਿਸ ਦੇ ਨਾਮ ਉਤੋਂ ਹੀ 'ਸੌਢ ਵੰਸ' ਨੇ ਪ੍ਰਸਿਧੀ 
ਪ੍ਰਾਪਤ ਕੀਤੀ । ਉਸ ਸਮੇਂ” ਤੋਂ ਇਸ ਵੌਸ ਦੇ ਲੰਕ 'ਸੋਢੀ' ਅਖਵਾਏ । 

ਏਸੋ ਵਸ ਵਿਚੋ ਗੁਰਦਿਆਲ ਸੋਢੀ ਦਾ ਟਿਕਾਣਾ ਪੰਦਰ੍ਵੀ" ਸਦੀ ਦੇ ਔਤਲੇ ਸਮੇ” 
ਲਾਹੌਰ ਵਿਖੋਂ ਚੂਨੀ ਮੰਡੀ ਵਿਚ ਸੀ, ਜਿਸ ਦੇ ਦੋ ਲੜਕਿਆਂ ਵਿਚੋ” ਇੱਕ ਦਾ ਨਾਮ ਠਾਕਰ 
ਦਾਸ ਸੀ । ਠਾਕਰ_` ਦਾਸ ਦੀ ਪਤਨੀ ਨੌ ਬੜਾ ਜੱਸ ਖੱਟਿਆ ਜਿਸ ਕਰਕੇ ਉੱਸ ਨੂੰ 
ਜਸਵੰਤੀ ਵੀ ਕਿਹਾ ਜਾਂਦਾ ਸੀ। ਠਾਕਰ ਦਾਸ ਦੇ ਘਰ ਹਰੀ ਦਾਸਦਾ ਜਨਮ ਜੋਇਆ 
ਜੋ ਬੜੇ ਸੱਤ ਸੁਭਾਉ ਦੇ ਪੁਰਖ ਸਨ । ਉਹ ਹੱਟੀ ਕਰਦੇ, ਸੰਤੁਸ਼ਟ ਰਹਿੰਦ, ਆਏਂ-ਗਏ 
ਦੀ ਸੇਵਾ ਕਰਦੇ, ਪਰ ਦੇਵੀ-ਦੇਵਤਿਆਂ ਦੀ ਮਨੌਤ ਨਹੀ” ਕਰਦੇ ਸਨ । ਹਰੀਦਾਸ 
ਦੇ ਜੀਵਨ ਕਾਲ (1500-41) ਵਿਚ ਹੀ ਕਿਸੇ ਸਮੇ ਗੁਰ੍ਹ ਨਾਨਕ ਦੇਵ ਵੀ ਲਾਹੌਰ ਆਏ 
ਸਨ, ਜਦ ਉਹਨਾਂ ਨੰ ਦੂਨੀ ਚੰਦ ਨੂੰ ਉਪਦੇਸ਼ ਦਿੱਤਾ ਸੀ, ਜਿਵੇ" ਕਿ ਪੁਰਾਤਨ ਜਨਮ 
ਸਾਖੀ ਵਿਚ 'ਦਨੀ ਚੋਦ ਨਿਸਤਾਰਾ' ਨਾਮ ਦੀ ਸਾਖੀ ਤੱ ਪਤ ਮਿਲਦਾ ਹੈ । 

ਹਰੀ ਦਾਸ ਜੀ ਦੀ ਪਤਨੀ ਦਾ ਨਾਮ ਬੀਬੀ ਅਨ੍ਪੀ ਸੀ ਅਤੇ ਜਿੰਨ੍ਹਾਂ ਨੂੰ ਦਯਾ ਕੌਰ 
ਕਰ ਕੇ ਵੀ ਜਾਣਿਆ ਜਾਂਦਾ ਸੀ । ਸ਼ਾਦੀ ਤੋ ਬਾਰਾਂ ਸਾਲ ਬਾਦ ਇਹਨਾਂ ਦੇ ਘਰ 25 
ਅਸੂ ਸੰਮਤ 1591, ਕਤਕ ਵਦੀ ਦੌ, ਪ੍ਰਰਨਮਾਸ਼ੀ ਦੇ ਦੂਜੇ ਦਿਨ, ਈਸਵੀ ਸੰਨ 1534, 
ਸਤੰਬਰ ਦੀ 24 ਤਾਰੀਖ ਨੂੰ ਇਕ ਬਾਲਕ ਨੇ ਜਨਮ ਲਿਆ, ਜਿਸ ਦਾ ਨਾਮ ਰਾਮ ਦਾਸ 
ਰਖਿਆ ਗਿਆ । ਹਿੰਦ ਘਰਾਂ ਵਿਚ ਵੱਡੋ ਪੁੱਤਰ ਨੂੰ “ਜੇਠਾ ਵੀ ਕਿਹਾ ਜਾਂਦਾ ਰਿਹਾ ਹੈ । 
ਇਸ ਲਈ ਆਪ ਦਾ ਘਰ ਦਾ ਨਾਮ ਜੇਠਾ ਹੀ ਪੱਕ ਗਿਆ । 'ਬੰਸਾਵਲੀ-ਨਾਮਾ` ਅਨੁਸਾਰ 
ਆਪ ਤੱ ਦੇ ਸਾਲ ਛੋਟੇ ਆਪ ਦੇ ਭਰਾ ਦਾ ਨਾਮ ਹਰਿਦਿਆਲ ਸੀ ਅਤੇ ਛੌਟੀ ਭੈਣ 
ਰਾਮਦਾਸੀ ਨਾਮ ਦੀ ਸੀ ।' ਮੈਕਾਲਿਫ ਨੇ ਜੋਠਾ ਨੂੰ ਸੋਹਣਾ, ਸੁਣੱਖਾ ਹਸੂੰ ਹਸ੍ਹ ਕਰਦਾ ਬਾਲਕ 


2, ਬੰਸ'ਵਲ) ਨਾਮਾ : ਕੇਸਰ ਸਿੰਘ ਛਿੱਬਰ; ਬ੍ਰਿਤਾਂਤ ਗੂਰੂ ਰਾਮ ਦਸ ਜੀ, ਚਰਨ ਚੌਥਾ 


2 ਗੁਰੂ ਰਾਮ ਦਾਸ 


ਦੱਸਿਆ ਹੈ । ਆਪ ਦਾ ਪ੍ਰਤਿਭਾ ਦੀ ਵਿਕਾਸ ਮਾਤਾ ਪਿਤਾ ਦੇ ਧਾਰਮਕ ਜ਼ੀਵਨ ਦੋ ਪ੍ਰਭਾਵ 
ਹੇਠ ਹੋਣ ਲਗਾ ਪਰ ਮਾਂ-ਬਾਪ ਨੂੰ ਇਸ ਹੋਣਹਾਰ ਬਾਲਕ ਦੀ ਚੜ੍ਹਤਲ ਦਾ ਸਮਾਂ ਦੇਖਣਾ 
ਨਸੀਬ ਨਾ ਹੋਇਆ । ਆਪ ਦੀ ਛੌਟੀ ਉਮਰ ਵਿਚ ਹੀ ਆਪ ਦੇ ਮਾਤਾ ਜੀ ਚਲਾਣਾ ਕਰ 
ਗਏ ਅਤੇਂ ਕੇਵਲ ਸੱਤਾਂ ਸਾਲਾਂ ਦੇ ਹੀ ਰੋਏ ਸਨ ਕਿ ਪਿਤਾ ਹਰੀ ਦਾਸ ਜੀ ਵੀ ਗ੍ਜ਼ਰ ਗਏ । 
ਇਸ ਤਰ੍ਹਾਂ ਛੋਟੀ ਉਮਰ ਵਿਚ ਹੀ ਘਰ ਦਾ ਸਾਰਾ ਬੋਝ ਆਪ ਦੇ ਉਤੇ ਆ ਪਿਆ । ਘਰ 
ਦੀ` ਗਰੀਬੀ ਨੌ ਆਪ ਦੀ ਪ੍ਰਤਿਭਾ ਨੂੰ ਪਾਣ ਚੜ੍ਹਾਈ ਪਰ ਆਪ ਦੀ ਬਾਕਾਇਦਾ 
ਵਿਦਿਆ-ਸਿਖਸ਼ਾ ਨਹੀ” ਹੋ ਸਕੀ । 

ਕਹਿੰਦੇ ਹਨ ਕਿ ਬਾਲ-ਗੁਪਾਲ ਪੰਘ੍ੜੇ ਤੋ ਹੀ ਪਛਾਣੇ ਜਾਂਦੇ ਹਨ। ਏਸੇ ਤਰ੍ਹਾਂ 
ਬੰਦੇ ਦੇ ਵਿਅਕਤਿਤਵ ਦੇ ਚਿਹਨ-ਚੱਕਰ ਕਿਸ਼ੋਰ ਅਵਸਥਾ ਵਿਚ ਹੀ ਉਭਰਨ ਲਗਦੇ 
ਹਨ । ਇਹੀ ਕਰਝ ਬਾਲਕ ਜੇਠਾ ਜੀ ਬਾਰੇ ਵੀ ਕਿਹਾ ਜਾਂ ਸਕਦਾ ਹੈ । ਮੈਕਾਲਿਫ ਦੱਸਦਾ 
ਹੈ ਕਿ ਇਕ ਵੇਰ ਛੋਟੀ ਉਮਰ ਵਿਚ ਹੀ ਜਦ ਘੁੌੰਗਣੀਆਂ ਦਾ ਥਾਲ ਲੈ ਕੇ ਵੇਚਣ ਲਈ 
ਆਪ ਰਾਵੀ ਨਦੀ ਵੱਲ ਜਾ ਰਹੇ ਸਨ ਤਾਂ ਓਧਰੌ” ਕੁਝ ਸਾਧੂ ਅਸ਼ਨਾਨ ਕਰਕੇ ਵਾਪਸ 
ਆ ਰਹੇ ਸਨ ਜੋ ਭੁਖੇ ਵੀ ਸਨ । ਆਪ ਨੇ ਘੁੰਗਣੀਆਂ ਉਹਨਾਂ ਨੂੰ ਖਵਾ ਦਿੱਤੀਆਂ ਅਤੇ 
ਖਾਲੀ ਥਾਲ ਘਰ ਲੈ ਆਏ । ਇਹੀ ਸਾਖੀ ਗੁਰ ਨਾਨਕ ਦੇਵ ਜੀ ਦੀ ਸੱਚੇ ਸੌਦੇ ਵਾਲੀ 
ਸਾਖੀ ਨਾਲ ਮਿਲਦੀ ਹੈ । ਰ ਰ 

ਹੌਰ ਕੋਈ ਚਾਰਾ ਨਾ ਦੇਖਕੇ ਆਪ ਦੀ ਨਾਨੀ ਆਪ ਨੂੰ ਧਿੰਡ ਬਾਸਰਕੇ ਆਪਣੇ ਘਰ 
ਲੈ ਆਈ। ਬਰਾਦਰੀ ਦੋ ਲੌਕ ਨਾਨੀ ਤੇ ਦੌਹਤਰੇ ਨੂੰ ਦਿਲਾਸਾ ਦੇਣ ਲਈ ਆਏ । (ਗੁਰ ) 
ਅਮਰ ਦਾਸ ਜੀ ਵੀ ਬਾਸਰਕੇ ਦੇ ਹੀ ਵਾਸੀ ਸਨ । ਉਹ ਵੀ ਆਪ ਦੀ ਨਾਨੀ ਨਾਲ 
ਅਫਸੋਸ ਕਰਨ ਲਈ ਆਏ । ਬਾਲਕ ਜੇਠਾ ਨੂੰ ਵੀ ਗੁਰੂ ਜੀ ਨੇ ਦਲਾਸਾ ਦਿੱਤਾ ਹੋਵੇਗਾ । 
ਬਾਸਰਕੇ ਵਿਚ ਆਪ ਨਾਨੀ ਦੇ ਪਾਸ ਪੈਜ ਸਾਲ ਟਿਕੇ ਰਹੋ ਅਤੇ ਘੁੰਗਣੀਆਂ ਵੇਚਣ ਦਾ 
ਕੰਮ ਕਰਦੇ ਰਹੇ । ''(ਗੁਰੂ) ਅਮਰਦਾਸ ਜੀ ਸੰਨ 1541 ਵਿਚ ਹੀ ਅਖੀਰਲੀ ਤੀਰਥ 
ਯਾਤਰਾ ਤੌ” ਕੋਕਰ ਖਾ ਕੇ ਗੁਰ ਅੰਗਦ ਸਾਹਿਬ ਪਾਸ ਖਡੂਰ ਚਲੰ ਗਏ ਸਨ; ਪਰ ਜੋਠ' 
ਜੀ ਨੂੰ ਉਹਨਾਂ ਨੇ ਆਪਣੇ ਦਿਲ ਵਿਚ ਡੂੰਘੀ ਥਾਂ ਦੇ ਲਈ ਰੋਈ ਸੀ । ਖੜ੍ਹਰ ਤੱ” 
ਬਾਸਰਕ ਪੰਜੀ ਦਸੀ' ਦਿਨੀ ਆਉਦੇ ਹੀ ਰਹਿੰਦੇ ਸਨ ਅਤੇ ਜੇਠਾ ਜੀ ਨੂੰ ਜ਼ਰ੍ਰ ਮਿਲਦੇ 
ਤੋਂ ਪਿਆਰ ਕਹਦੇ ਸਨ । ਇਹ ਪਿਆਰ ਦੁਵੱਲੀ ਮੌਲਿਆ । ਜੇਠਾ ਜੀ ਨੂੰ ਲਾਹੌਰ ਸਦਾ 
ਲਈ ਵਿਛੜੇ ਆਪਣੇ ਪਿਤਾ ਹਰੀਦਾਸ ਜੀ ਦੀ ਛੁਹ ਦਾ ਨਿੱਘ (ਗੁਰ) ਆਮਰਦਾਸ ਜੀ 
ਤੋ ਮਿਲਣ ਲਗ ਪਿਆ । 

ਜਦ ਜੋਠਾ ਜੀ ਨੂੰ ਨਾਲ ਲੈ ਕੇ ਨਾਨੀ ਬਾਸਰਕੇ ਆਈ ਤਾਂ ਇਹ ਉਹ ਸਮਾਂਸੀ ਜਦ 
ਅਮਰਦਾਸ ਜੀ ਗੁਰ ਅੰਗਦ ਦੇਵ ਦੀ ਸ਼ਰਨ ਵਿਚ ਗਏ ਸਨ। ਗੁਰ ਅੰਗਦ ਦੋਵ ਜੀ 
ਨਾਲ ਆਪ ਦੇ ਇਸ ਮੋਲ ਦਾ ਵਸੀਲਾ ਬੀਥੀ ਅਮਰੋਂ ਦੇ ਰਾਹੀ ਬਣਿਆ ਸੀ ਜੰ 
ਅਮਰਦਾਸ ਜੀ ਦੇ ਛੋਟੇ ਭਾਈ ਮਾਣਕ ਚੰਦ ਦੇ ਲੜਕੇ ਜਸ ਜੀ ਨਾਲ ਵਿਆਹੇ ਹੋਏ ਸਨ । 
ਬੀਬੀ ਅਮਰੌ ਦੇ ਮਖੰ' ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣ ਕੇ ਅਮਰਦਾਸ ਜੀ ਗੁਰੂ 


ਖਤ ਵਾ ਵਾ 2 ਲੇ ” ,੍‌ ਦਲ ੮ 4 ਲੇ ਰੀ 
2. ਪਿੰਜੀਪਲ ਸਹਿਬ ਸਿੰਘ 2 'ਪੰਜਾਬੀ ਦੁ5)ਆਂ', ਗੁਰੂ ਰਾਮ ਦਾਸ ਔਕ, ਨਵੰਬਰ 1962, ਪੰਨਾ 6 


ਜੀਵਨੀ ਰ੍ ੂ 3 


ਅਔਗਦ ਦੇਵ ਵੱਲ ਖਿੱਚੇ ਗਏ । ਉਹਨਾਂ ਦਾ ਬਹੁਤਾ ਸਮਾਂ ਖਡੂਰ ਹੀ ਗੁਰ੍ਹ ਜੀ ਦੀ ਸੋਵਾ ਵਿਚ 
ਬਤੀਤ ਹੌੰਦਾ ਅਤੇ ਵਿਚ ਵਿਚਾਲੇ ਬਾਸਰਕੇ ਵੀ ਆਉਦੇ ਰਹਿੰਦੇ । ਜਠਾ ਜੀ ਬਾਸਰਕੇ ਹੀ 
ਘੁਗਣੀਆਂ ਵੇਚਣ ਦਾ ਕੰਮ ਕਰਦੇ ਰਹੇ । ਆਪ ਪੰਜ ਸਾਲ ਬਾਸਰਕੇ ਹੀ ਰਹੇਂ, ਜੌ ਛੇਹਰਟੇ 
ਤੋਂ ਦੱਖਣ-ਪੱਛਮ ਵਾਲੀ ਸੜਕ ਉਤੇ ਅੱਠ ਕੁ ਮੀਲ ਦੀ ਵਾਟ ਉਤੇ ਹੈ, ਜਿਸ ਨੂੰ ਅੱਜ 
ਕਲ ਬਾਸਰਕੀ-ਗਿਲਾਂ ਕਿਹਾ ਜਾਂਦ' ਹੈ, ਜਦਕਿ ਪੁਰਾਣਾ ਬਾਸਰਕੇ ਥੋਹ ਬਣ ਚੁਕਾ ਹੈ । 

` ਗੁਰੂ ਅੰਗਦ ਦੇਵ ਜੀ ਨੌ ਬਿਆਸ ਨਦੀ ਦੇ ਕੰਢੇ ਉਤੇ ਨਵਾਂ ਨਗਰ ਵਸਾਉਣ ਲਈ 
ਅਮਰਦਾਸ ਜੀ ਨੂੰ ਆਦੇਸ਼ ਦਿੱਤਾ ਸੀ ਜਿਸ ਦਾ ਨਾਮ ਗੋਦੇ ਖਤਰੀ ਨੇ ਨਾਮ ਉਤੇ 
ਗੋਇੰਦਵਾਲ ਰਖਿਆ ਗਿਆ ਜੋ ਖਡੂਰ ਸਾਹਿਬ ਤੇ" ਤਿੰਨ-ਚਾਰ ਮੀਲ ਦੇ ਫਾਸਲੇ ਉਤੇ 
ਹੈ। ਗਦਾ ਖਤਰੀ ਦੂਜੇ ਗੁਰੂ ਜੀ ਦਾ ਸ਼ਰਧਾਲ੍ਹ ਸੀ ਅਤੇ ਉਸ ਨੇ ਆਪਣੀ ਜ਼ਮੀਨ ਉਤੇ 
ਇਹ ਨਗਰ ਵਸਾਉਣ ਲਈ ਬੋਨਤੀ ਕੀਤੀ ਸੀ । ਇਹ ਸੰਨ 1546 ਦੀ ਗੱਲ ਹੈ, ਜਦ 
ਜੌਠਾ ਜੀ ਦੀ ਉਮਰ ਬਾਰਾਂ ਸਾਲ ਦੀ ਸੀ। ਆਪ ਨਾਨੀ ਦੋ ਸਮੇਤ ਹੀ ਗੋਇੰਦਵਾਲ ਆ 
ਕੇ ਲੰਗਰ ਦੀ ਸੇਵਾ ਦੇ ਨਾਲ ਨਾਲ ਘ੍ੰਗਣੀਆਂ ਵੇਚਣ ਦਾ ਕੰਮ ਕਰਦੇ ਰਹੇ । ਗੁਰ-ਦਰਬਾਰ 
ਵਿਚ ਹੀ ਆਪ ਨੇ ਧਾਰਮਕ ਵਿਚਾਰ ਤੇ ਗੋਸ਼ਟੀਆਂ ਸੁਣੀਆਂ । ਅਮਰਦਾਸ ਜੀ ਦੇ ਵਸੀਲੋ 
ਨਾਲ ਆਪ ਗੁਰ ਅੰਗਦ ਸਾਹਿਬ ਦੀ ਸ਼ਰਨ ਵਿਚ ਵੀ ਆਉਣ ਲਗ ਪਏ । ਇਸ ਬਾਲਕ 
ਉਮਰ ਵਿਚ ਹੀ ਆਪ ਨੂੰ ਗੁਰਬਾਣੀ, ਸਤਸੰਗ ਅਤੇ ਗੁਰ੍ਹ-ਸੇਵਾ ਦੀ ਰੌਗਣ ਚੜ੍ਹਨ ਲੱਗੀ । 
ਆਪ ਨੇ ਪਹਿਲੇ ਗੁਰੂਆਂ ਤੋ ਗੁਰ ਅਮਰ ਦਾਸ ਜੀ ਦੀ ਬਾਣੀ ਦਾ ਡੂੰਘਾ ਅਧਿਐਨ ਕੀਤਾ । 
ਇਸ ਤਰ੍ਹਾਂ ਹੋਰ ਭੇਖਾਂ, ਧਰਮ-ਕਰਮ ਤੇ ਦਰਸ਼ਨ-ਸ਼ਾਸਤਰ ਦੀ ਅਸਲੀਅਤ ਨਾਲ ਜਾਣ 


ਪਛਾਣ ਹੋਈ । 
ਵਿਆਹ 

ਗੁਰੂ ਅਮਰਦਾਸ ਜੀ ਨੰ ਪ੍ਰੋ ਬਾਰਾਂ ਸਾਲ ਜੇਠਾ ਜੀ ਦੇ ਸੁਭਾਉ, ਲਗਣ, ਨੰਕਨੀਤੀ, 
ਸੋਵਾ-ਭਾਵ ਅਤੇ ਨਿਰਮਾਨਤਾ ਨੂੰ ਬਹੁਤ ਨੌੜਿਉਨ ਤੱਕਿਆ ਸੀ ਅਤੇ ਮਨ ਹੀ ਮਨ ਵਿਚ 
ਉਹ ਆਪ ਦੇ ਇਹਨਾਂ ਗੁਣਾਂ ਕਾਰਨ ਖੁਸ਼ ਸਨ । ਇਕ ਵੇਰ ਗੁਰੂ ਜੀ ਨੇ ਆਪ ਨੂੰ ਪੁਛਿਆ 
ਕਿ ਬਾਸਰਕੇ ਛਡ ਕੇ ਏਥੇ ਅਜਿਹਾ ਸੇਵਾ ਤੇ ਸਾਦਗੀ ਦਾ ਜੀਵਨ ਕਿਉ” ਅਪਨਾਇਆ ਹੈ, 
ਤਾਂ ਜੇਠਾ ਜੀ ਨੌ ਉਤਰ ਦਿੱਤਾ ਕਿ ਸਰੀਰਕ ਲੌੜਾਂ ਤੋਂ ਸੰਸਾਰਕ ਖਾਹਿਸ਼ਾਂ ਛਡ ਕੇ ਮੈ” ਗੁਰੂ- 
ਸ਼ਰਨ ਵਿਚ ਆਇਆ ਹਾਂ। ਗੁਰ ਜੀ ਨੇ ਕਿਹਾ ਕਿ ਸੱਚੀ ਪਾਤਸ਼ਾਹੀ ਵੀ ਉਸ ਨੂੰ ਹੀ 
ਮਿਲਦੀ ਹੈ ਜੇ ਇਸ ਤਰ੍ਹਾਂ ਦੀ ਭਾਵਨਾ ਰਖ ਕੇ ਸਵਾ ਕਰਦਾ ਹੈ । ਇਸ ਤਰ੍ਹਾਂ ਸ਼ਾਇਦ 
ਗੁਰੂ ਅਮਰਦਾਸ ਜੀ ਨੇ ਇਸ ਗੀਰੇ ਨੂੰ ਆਪ ਹੀ ਲਭ ਕੇ ਆਪਣੇ ਖਾਨਦਾਨੀ ਤਾਜ ਵਿਚ 
ਮੜ੍ਨ ਦਾ ਮਨ ਬਣਾ ਲਿਆ ਸੀ । 

1552 ਵਿਚ ਗਰ ਅੰਗਦ ਦੇਵ ਜੀ ਨੇ ਚਲਾਣੇ ਤੌ ਪਹਿਲਾਂ ਗੁਰ-ਗੱਦੀ 
ਗੁਰ੍ਹ ਅਮਰਦਾਸ ਜੀ ਨੂੰ ਦਿੱਤੀ । ਉਸੇ ਸਾਲ ਹੀ ਆਪ ਦੀ ਛੌਟੀ ਲੜਕੀ ਬੀਬੀ 
ਭਾਨੀ ਲਈ ਵਰ ਲਭਣ ਦੀ ਗੱਲ ਘਰ ਵਿਚ ਹੌਈ । ਗੁਰ੍ਹ ਜੀ ਨੇ ਆਪਣੀ ਪਤਨੀ ਬੀਬੀ 
ਮਨਸਾ ਦੇਵੀ ਨੂੰ ਜਦ ਪੁਛਿਆ ਕਿ ਲੜਕਾ ਕਿਸ ਤਰ੍ਹਾਂ ਦਾ ਹੋਵੇ ਤਾਂ ਬੀਬੀ ਜੀ ਨੇ ਸਭਾਵਕ 
ਹੀ ਬਾਹਰ ਪ੍ਰੰਗਣੀਆਂ ਦਾ ਥਾਲ ਲੈ ਕੇ ਬੋਠੇ ਜੋਠਾ ਜੀ ਵੱਲ ਦੇਖ ਕੇ ਕਿਹਾ ਕਿ ਇਸ ਤਰ੍ਹਾਂ 


6. ਗੁਰ੍ਹ ਰਾਮ ਦਾਸ 


ਦੇ ਸਭਾਉ ਤੋਂ ਸੋਵਾ-ਭਾਲ ਵਾਲਾ ਹੋਵੇ । ਗੁਰੂ ਜੀ ਬੋਲੇ ਕਿ ਇਸ ਤਰ੍ਹਾਂ ਦਾ ਤਾਂ ਇਕੋ ਅਤੇ 
ਇਹੀਂ ਹੈ, ਹੋਰ ਨਹੀ ਹੋ ਸਕਦਾ । ਉਸੇ ਸਮੋ ਗੁਰੂ ਜੀ ਨੇ ਇਹ ਕਹਿੰਦੇ ਹੋਏ ਕਿ ਮਨ- 
ਇਛਤ ਵਰ ਮਿਲ ਗਿਆ ਹੈ, ਜੇਠਾ ਜੀ ਨੂੰ ਸੱਦ ਕੇ ਬੀਬੀ ਭਾਨੀ ਦੀ ਮੰਗਣੀ ਆਪ ਨਾਲ 
ਕਰ ਦਿੱਤੀ । ਦਸੰਬਰ, 1552 ਵਿਚ, ਉਨੀ ਸਾਲ ਦੀ ਉਮਰ ਵਿਚ ਆਪ ਦਾ ਵਿਆਹ 
ਹੌ ਗਿਆ। ਰ 
ਬੀਬੀ ਭਾਨੀ ਚਾਰ ਭੈਣ-ਭਰਾਵਾਂ ਵਿਚ ਸਭ ਤੋ" ਛੌਟੀ ਸੀ । ਆਪ ਤੋ” ਵੱਡੀ ਬੀਬੀ 
ਦਾਨੀ ਦੀ ਸ਼ਾਂਦੀ ਪਹਿਲਾਂ ਹੀ ਬੇਦੀ ਵੱਸ ਦੇ ਭਾਈ ਰਾਮਾਜੀ ਨਾਲ ਹੋ ਚੁਕੀ ਸੀ। 
ਇਤਿਹਾਸਕਾਰਾਂ ਨੇ ਬੀਬੀ ਭਾਨੀ ਨੂੰ ਬੜੀ ਗੁਣਵਾਨ ਦੱਸਿਆ ਹੈ । ਆਪ ਸੁਭਾਓ ਦੇ ਸਾਦਾ 
ਤੋ ਸੇਵਾ ਦੇ ਪੁਜ ਸਨ । 'ਸੁਰਜ ਪ੍ਰਕਾਸ਼' ਅਨੁਸਾਰ ਆਪ ਗੁਰ੍-ਪੁੱਤਰੀ ਹੌਣ ਦੇ ਨਾਲ ਗੁਰ- 
ਸਿੱਖ ਵੀ ਸਨ : 

ਰਹੈ ਨਿੰਮ ਬਹੁ ਸੇਵ ਕਮਾਵਹਿ । 

ਅਨੁਜਾਰੀ ਹੋਇ ਸਦਾ ਚਿਤਾਵਹਿ । 

ਮੈਕਾਲਫ ਨੇ ਦੱਸਿਆ ਹੈ ਕਿ ਇਕ ਗੁਰ-ਸਿੱਖ ਬੀਬੀ ਭਾਨੀ ਦੀ ਸ਼ਾਦੀ ਦੇ ਸਮੇ” 
ਆਪ ਨੂੰ ਰੇਸ਼ਮ ਦੇ ਬਸਤਰ ਤੇ ਗਹਿਣੇ ਬਣਾ ਕੇ ਦੋਣਾ ਚਾਹੁੰਦਾ ਸੀ, ਕਿਉਕਿ ਉਸ 
ਅਨੁਸਾਰ ਨਵ-ਵਿਆਹਤਾ ਨੂੰ ਸਾਦਾ ਕਪੜੇ ਵਰਜਤ ਸਨ । ਇਹ ਸੁਣ ਕੇ ਬੀਬੀ ਭਾਨੀ ਜੀ 
ਨੇ ਗੁਰ ਨਾਨਕ ਦੇਵ ਜੀ ਦਾ ਇਹ ਸਲੋਕ ਪੜ੍ਹ ਕੇ ਦਿਖਾਵੇ ਦੀਆਂ ਵਸਤਾਂ ਵਲੌ' ਆਪਣੀ 
ਅਰੁਚੀ ਪ੍ਰਗਟਾਈ : 

ਕ੍ੜ ਸੁਇਨਾ ਕ੍ਰੜ ਰੁਪਾ ਕ੍ਰੜ ਪੰਨਣਹਾਰ । 

ਕੁੜ ਕਾਇਆ ਕ੍ਰੜ ਕਪੜ ਕ੍ਰੜ ਰੂਪ ਅਪਾਰ ॥ 

ਬੀਬੀ ਭਾਨੀ ਦੀ ਵਿਸ਼ੋਸ਼ਤਾ ਇਹ ਹੈ ਕਿ ਆਪ ਗੁਰ-ਸੰਤਾਨ ਸਨ, ਗੁਰ-ਪਤਨੀ 
ਸਨ ਤੇ ਬਾਦ ਵਿਚ ਗੁਰ-ਮਾਤਾ ਵੀ ਬਣੇ । ਦਰਜੇ ਪਾਸ ਜੇਠਾ ਜੀ ਨੂੰ ਆਪਣਾ ਜਵਾਈ 
_ ਬਣਾ ਕੇ ਤੀਜੇ ਗੁਰੂ ਜੀ ਨੇ ਜਿਸ ਵਡਿਆਈ ਦਾ ਪਾਤਰ ਆਪ ਨੂੰ ਦਰਸਾਇਆ ਉਸ ਦ? 
ਪਤਾ ਗੁਰ ਰਾਮਦਾਸ ਜੀ ਦੀਆਂ ਇਹਨਾਂ ਤੁਕਾਂ ਤੋ" ਮਿਲਦਾ ਹੈ : 

ਜੌ ਹਮਰੀ ਬਿਧਿ ਹੋਤੀ ਮੌਰੇ ਸਤਿਗੁਰਾ 

ਸਾ ਥਿਧਿ ਤਮ ਹਰਿ ਜਾਣਹੁ ਆਪ । 
ਹਮ ਰੁਲਤੇ ਫਿਰਤੇ ਕੋਈ ਬਾਤ ਨ ਪ੍ਰਛਤਾ 
ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ । (ਗ੍ਰੰਥ ਸਾਹਿਬ : ਪੰਨਾ 167) 

ਗੁਰ੍-ਘਰ ਵਿਚ ਅਜਿਹੀ ਵਡਿਆਈ ਦਾ ਪਾਤਰ ਹੋਣ ਉਪਰੰਤ ਵੀ ਰਾਮਦਾਸ 
ਜੀ ਦੀ ਨਿਰਮਾਣਤਾ, ਸੌਵਾ-ਭਾਵਨ1 ਆਚਾਰ-ਵਿਹਾਰ ਵਿਚ ਕੋਈ ਫਰਕ ਨਹੀ” ਪਿਆ । 
ਸਗੌ' ਇਹ ਸਿਫਤਾਂ ਕ੍ਰੰਦਨ ਵਾਂਗ ਹੋਰ ਵੀ ਚਮੇਕੀਆਂ । ਇਸ ਕਥਨ ਦੀ ਪੁਸ਼ਟੀ ਇਸ 
ਗੱਲ ਤੋ ਹੁੰਦੀ ਹੈ ਕਿ ਵਿਆਹ ਦੇ ਇੱਕੀ ਸਾਲ ਬਾਦ ਵੀ ਜਿਸ ਲਗਨ ਅਤੇ ਸਿਦਕ ਨਾਲ਼ 
ਆਪ ਨੰ ਗੁਰੂ ਘਰ ਅਤੇ ਗੁਰ-ਆਸ਼ੇ ਦੀ ਸੌਵਾ ਕੀਤੀ ਉਸ ਦੇ ਫਲ-ਰ੍ਰਪ ਗੁਰ-ਗੱਦੀ 
ਦਾ ਹੱਕਦਾਰ ਤੇ ਯੌਗ-ਪੁਰਸ਼ ਵੀ ਆਪ ਨੂੰ ਹੀ ਸਮਝਿਆ ਗਿਆ। ਸ਼ਾਦੀ ਉਤੋਂ ਢਕਾ 


ਜੀਵਨ 5 
ਦੇ ਸਮੋ ਜਦ ਗੁਰ ਅਮਰਦਾਸ ਜੀ ਨੇ ਆਪ ਕਿਹਾ ਕਿ ਉਹਨਾਂ ਦੀ ਰੈਤ ਅਨੁਸਾਰ 
ਜਵਾਈ ਦੇ ਪਹਿਲੀ ਵੇਰ ਘਰ ਆਉਣ ਸਮੋ ਉਸ ਤੋ” ਪੁਛਿਆ ਜਾਂਦਾ ਹੈ ਕਿ ਉਸ ਦੀ 
ਕੀ ਮੰਗ ਹੈ, ਤਾਂ ਜੇਠਾ ਜੀ ਨੇ 'ਰਹਿਰਾਸ' ਵਿਚ ਦਰਜ ਰਾਗ ਗ੍ਰਜਰੀ ਵਾਲਾ ਇਹ ਸ਼ਬਦ 
ਉਚਾਰਿਆ : ਰ 

ਹਰਿ ਕੇ ਜਨ ਸਤਿਗੁਰ ਸਤ ਪੁਰਖਾ ਬਿਨਉ ਕਰਉ ਗ੍ਰਰ ਪਾਸਿ । 
ਹਮ ਕੀਰੇਂ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ । 
ਮੋਰੇ ਮੀਤ ਗੁਰਦੇਵ ਮੌ ਕਉ ਰਾਮ ਨਾਮ ਪਰਗਾ ਸਿ । 
ਗ੍ਰਮਤਿ ਨਾਮ ਮੌਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਗਹਰਾਸਿ 1” 
ਬੇਪਰਵਾਹੀਆਂ ਤੋ ਜ਼ਿੰਮੇ ਵਾਰੀਆਂ ਰ 
ਜਠਾ ਜੀ ਦੇ ਸੇਵਾ-ਭਾਵ ਦਾ ਇਹ ਹਾਲ ਸੀ ਕਿ ਕਈ ਕਈ ਦਿਨ ਆਪ ਇਸ 
ਤਰ੍ਹਾਂ ਬਾਉਲੀ ਦੀ ਸੇਵਾ ਵਿਚ ਜ੍ ਟੋ ਰਹਿੰਦੇ ਕਿ ਗੁਰੂ ਅਮਰਦਾਸ ਜੀ ਦੇ ਦਰਬਾਰ ਦੀ 
ਹਾਜ਼ਰੀ ਵੀ ਨਾ ਭਰ ਸਕਦੇ । ਕਹਿੰਦੇ ਹਨ ਕਿ ਇਸ ਸੋਵਾ ਸਮੋ ਆਪ ਨੇ ਛੇ ਸਾਲ 
ਮੁੜਾਸਾ ਵੀ ਸਿਰੇ ਨਹੀ' ਉਤਾਰਿਆ । ਭਾਵ ਇਹ ਕਿ ਤੜਕਸਾਰ ਤੱ'ਲੰੰ ਕੇ ਰਾਤ 
ਤੱਕ ਸੋਵਾ ਵਿਚ ਲੱਗੇ ਰਹਿਣ ਕਰਕੇ ਦੇਖਣ ਵਾਲੇ ਨੂੰ ਇਹ ਪ੍ਰਭਾਵ ਪੰ'ਦਾ ਕਿ 
ਸ਼ਾਇਦ ਦਿਨੇ-ਰਾਤ ਇਹ ਮੜਾਸਾ ਸਿਰ ਤੇ ਬਝਾ ਰਹਿੰਦਾ ਹੈ । ਬਾਉਲੀ ਦੀ ਕਾਰ-ਸੋਵਾ, 
ਕਾਮਿਆਂ ਦੇ ਲੰਗਰ ਤੇ ਰਿਹਾਇਸ਼ ਦਾ ਪ੍ਰਬੰਧ, ਗੁਰ ਦਰਸ਼ਨਾਂ ਵਾਸਤੇ ਆਈਆਂ ਸੰਗਤਾਂ ਦੀ 
ਆਉ-ਭਗਤ ਕਰਦਿਆਂ ਨਾ ਕਦੇ ਆਪ ਨੇ ਅਕੇਵਾਂ ਜਾਂ ਥਕੇਵਾਂ ਅਨੁਭਵੇ ਕੀਤਾ, ਨਾ ਹੌਰਨਾਂ 
ਨੂੰ ਮਹਿਸਸ ਹੋਣ ਦਿੱਤਾ । ਬਾਕੀ ਸ਼ਾਥੀਆਂ ਤੋਂ ਸੰਗੀਆਂ ਨੂੰ ਗੁਰ੍ਹ-ਘਰ ਵਿਚ ਆਪਣ 
ਨਿਵੈਕਲੇਂ ਸਥਾਨ ਜਾਂ ਉਚੇਰੇ ਹੌਣ ਦਾ ਅਹਿਸਾਸ ਵੀ ਨਾ ਹੌਣ ਦਿੱਤਾ । 
ਇਕ ਵੱਰ ਲਾਹੱਰ ਤੱ" ਇਕ ਸੰਗ ਤੀਰਬ-ਯਾਤਰਾ ਉਤ ਜਾਂਦਾ ਹੋਇਆ ਬਿਆਸ 
ਨਦੀ ਦੇ ਪੱਤਣ ਉਤ ਗੋਇੰਦਵਾਲ ਆ ਠਹਿਰਿਆ । ਉਸ ਵਿਚ ਜੌਠਾ ਜੀ ਦੀ ਬਰਾਦਰੀ 
ਦੇ ਕ੍ਝ ਬੰਦੇ ਵੀ ਸਨ, ਜੌ ਇਹਨਾਂ ਨੂੰ ਮਿਲਣ ਲਈ ਆਏ । ਉਸ ਸਮੇ" ਜੋਠਾ ਜੀ ਬਉਲ] 
'ਦੀ ਕਾਰ ਵਿਚ ਲਗੇ ਹੋਏ ਹੋਣ ਕਰਦੇ ਮਿਟੀ-ਗਾਰੇ ਨਾਲ ਲਿਬੜੇ ਹੋਏ ਸਨ । ਸੋਢੀਆਂ ਨੇ 
ਆਪਣੀ ਬਰਾਦਰੀ ਦੇ ਇਸ ਯੁਵਕ ਨੂੰ ਇਸ ਹਾਲਤ ਵਿਚ ਦੇਖਿਆ ਤਾਂ ਬੜਾ ਬੁਰਾ 
ਮਨਾਇਆ ਕਿ ਉਹ ਆਪਣੇ ਸਹੁਰੋ-ਘਰ ਇਸ ਹਾਲਤ ਵਿਚ ਰਹਿੰਦਾ ਹੈ। ਇਸ ਦਾ 
ਗਿਲਾ ਉਹਨਾਂ ਨੂੰ ਗੁਰੂ ਅਮਰਦਾਸ ਜੀ ਪਾਸ ਜਾਂ ਕੇ ਕੀਤਾ ਕਿ ਉਹਨਾਂ ਦੇ ਘਰ ਆਪਣੇ 
ਜਵਾਈ ਨਾਲ ਇਸ ਤਰ੍ਹਾਂ ਦਾ ਵਰਤਾਉ ਹ੍ਰੰਦਾ ਹੈ। ਗੁਰ੍ਹ ਜੀ ਨੇ ਬੜੀ ਨਰਮਾਈ ਨਾਲ 
ਉੱਤਰ ਦਿੱਤਾ ਕਿ ਇਹਨਾਂ ਦੇ ਸਰੀਰ ਉਤੇ ਇਹ ਸਿੱਟੀ-ਗਾਰਾ ਨਹੀ', ਸਗੋ ਇਹਨਾਂ ਦੀ 
ਵਡਿੱਤਣ ਦਾ ਕੇਸਰ ਤੇ ਗ੍ਰਲਾਲ ਹੈ, ਸਿਰ ਉਤ ਮੁੜਾਸਾ ਨਹੀ” ਸਗੋ ਚਾਰ ਚੱਕ ਦੀ 
ਪਾਤਸ਼ਾਹੀ ਦਾ ਛਤਰ ਝੁਲਦਾ ਹੈ । 
ਸੋਢੀ ਤਾਂ ਆਪਣੇ ਬਰਾਂਦਰੀ-ਅਭਿਮਾਨ ਦਾ ਦਿਖਾਵਾ ਕਰਕੇ ਤਰਦੇ ਬਣੇ; ਪਰ 


3. _ਸੈਕਾਲਰ, ਸਿੱਖ ਰਿਲਿਜਨ, ਜਿਲਦ ਦਰਜੀ, 1963, ਪੰਨਾ 91 


6 ਗੁਰੂ ਰਾਮ ਦਾਸ 


ਜੌਠਾਂ ਜੀ ਨੂੰ ਉਹਨਾਂ ਦੇ ਇਸ ਉਲ੍ਹਾਮੈ ਉਤੇ ਲਜਿਆਂ ਮਹਿਸੂਸ ਹੋਈ ਅਤੇ ਆਪਣੀ 
ਬਰਾਦਰੀ ਵਾਲਿਆਂ ਦੀ ਨਿਸ਼ਠੁਰਤਾ ਬਾਰੋ ਉਹਨਾਂ ਨੇ ਗੁਰ੍ਹ ਜੀ ਦੇ ਪੈਰਾਂ ਉਤੇ ਡਿਗ 
ਕੇ ਖਿਮਾਂ ਮੰਗੀ । 

__ ਜੇਠਾ ਜੀ ਨੂੰ ਮਾਇਆ ਜਾਂ ਸੋਸਾਰਕ ਵਸਤਾਂ ਨਾਲ ਕੋਈ ਮੌਹ ਨਹੀ ਸੀ । ਇਕ 
ਵੇਰ ਕਿਸੇ ਧਨਾਡ ਸ਼ਰਧਾਲੂ ਨੇ ਗੁਰ੍ਹ ਅਮਰਦਾਸ ਦੀ ਨੂੰ ਸਚੇ ਮੌਤੀਆਂ ਦੀ ਮਾਲਾ ਭੇਂਟ 
ਕੀਤੀ ਜੌ ਆਪ ਨੇ ਜੇਠਾ ਜੀ ਨੂੰ ਦੋ ਦਿੱਤੀ । ਉਹਨੀ! ਦਿਨੀ” ਹੀ ਜੇਠਾ ਜੀ ਦੀ ਨਜ਼ਰ 
ਇਕ ਅਜਿਹੇ ਮਲੰਗ ਫਕੀਰ ਉਤੇ ਪਈ ਜੋ ਗੁਰੂ ਅਮਰਦਾਸ ਜੀ ਨੂੰ ਬੋਲ ਕਬੌਲ ਬੋਲਦਾ 
ਰਹਿੰਦਾ ਸੀ ਕਿ ਉਸ ਨੂੰ ਦਾਨ-ਬਖਸ਼ੀਸ਼ ਨਹੀ” ਦੇਦੇ । ਜੇਠਾ ਜੀ ਨੇ ਉਸ ਦਾ ਮੂੰਹ ਬੰਦ 
ਕਰਨ ਲਈ ਉਹ ਮੌਤੀਆਂ ਦੀ ਮਾਲਾ ਉਸ ਨੂੰ ਦੇ ਦਿੱਤੀ, ਜਿਸ ਨਾਲ ਉਹ ਫਕੀਰ ਕੁਝ 
ਦਿਨਾਂ ਲਈ ਚੁਪ ਕਰ ਗਿਆ। ਗੁਰੁ ਜੀ ਨੂੰ ਪਤਾ ਲੱਗਾ ਤਾਂ ਉਹ ਜੇਠਾ ਜੀ ਦੀ 
ਬੇਪਰਵਾਹੀ ਉਤੇ ਖੁਸ਼ ਤਾਂ ਹੋਏ, ਪਰ ਨਾਲ ਹੀ ਇਹ ਵੀ ਕਿਹਾ ਕਿ ਨਿੰਦਕ ਇਸ 
ਤਰ੍ਹਾਂ ਚੁਪ ਨਹੀ” ਕਰ ਸਕਦਾ, ਕਿਉਕਿ ਇਸ ਆਦਤ ਨੂੰ ਉਹ ਆਪਣਾ ਧੰਦਾ ਹੀ ਬਣਾ 
ਲਏਗਾ । ਇਸ ਤਰ੍ਹਾਂ ਹੀ ਹੋਇਆ, ਕੁਝ ਦਿਨਾਂ ਬਾਦ ਉਹ ਫਕੀਰ ਮੁੜ ਬੌਲ-ਕਬਲ 
ਬੋਲਣ ਲਗ ਪਿਆ । 

ਮਾਇਆ ਤੇ ਪਦਾਰਥਾਂ ਵਲੋ” ਬੇਪਰਵਾਹੀ ਦਾ ਮਤਲਬ ਇਹ ਨਹੀ” ਕਿ ਜੇਠਾ ਜੀ 
ਸੰਸਾਰਕ ਜ਼ਿੰਮਵਾਰੀਆਂ ਵਲ ਬੇਪਰਵਾਹ ਸਨ । ਸਗੋ, ਹਕੀਕਤ ਇਹ ਹੈ ਕਿ ਗ੍ਰਰ-ਘਰ 
ਦੇ ਢੋਖੀਆਂ, ਚਗਲ-ਖੌਰਾਂ ਤੇ ਬਾਦਸ਼ਾਹ ਪਾਸ ਮਹਜਰ-ਨਾਮਾ`ਪੰਸ਼ ਕਰਨ ਵਾਲਿਆਂ ਦਾ 
ਆਪ ਨੇ ਆਪਣੀ ਕਲਮ (ਬਾਣੀ) ਅਤੇ ਕਰਮ ਨਾਲ ਅਜਿਹਾ ਮੁਕਾਬਲਾ ਕੀਤਾ ਕਿ 
ਵਿਰੰਧੀਆਂ ਦੋ ਦੰਦ ਖੱਟੇ ਹੋ ਗਏ । ਗੋਇੰਦਵਾਲ ਦਾ ਤਪਾ ਗੁਰੂ ਜੀ ਦੋ ਵਿਰੁਧ ਬੜਾ 
ਭੁੰਡੀ-ਪਰਚਾਰ ਕਰਦਾ ਸੀ ਕਿ ਇਹਨਾਂ ਨੇ ਸਾਰੀ ਧਾਰਮਕ ਮਰਯਾਦਾ ਵਿਗਾੜ ਦਿੱਤੀ 
ਹੈ। ਇਸ ਤਪੇ ਦਾ ਸੰਬੰਧ ਉਸ ਜੌਗੀ ਨਾਲ ਸੀ ਜਿਸ ਦੇ ਚੁਕੇ-ਚੁਕਾਏ ਖਡੂਰ ਦੇ 
ਵਸਨੀਕਾਂ ਨੂੰ ਕਿਸੇ ਸਮੇੱ' ਗੁਰੂ ਅੰਗਦ ਦੇਵ ਨੂੰ ਪਿੰਡ ਛਡਣ ਲਈ ਮਜਬੂਰ ਕੀਤਾ ਸੀ ਅਤੇ 
ਫੌਰ ਉਹ ਦਾ ਬੁਰਾ ਹਸ਼ਰ ਹੋਇਆ ਸੀ । ਇਹੀ ਤਪਾ ਗੋਇੰਦਵਾਲ ਦੇ ਅੰਦੋ ਮਰਵਾਹੇ ਦਾ 
ਪਰੋਹਤ ਵੀ ਸੀ । ਗੌਦੇ ਮਰਵਾਹੇਂ ਦਾ ਪੁੱਤਰ ਵੀ ਇਸ ਤਪੇ ਨਾਲ ਮਿਲ ਕੇ ਗੁਰੂ ਜੀ ਦੇ 
ਵਿਰੁਧ ਸਾਜ਼ਸ਼ਾਂ ਕਰਦਾ ਸੀ ਅਤੇ ਅਕਬਰ ਬਾਦਸ਼ਾਹ ਦੇ ਦਰਬਾਰ ਵਿਚ ਫਰਿਆਦੀ ਬਣ 
ਕੇ ਵੀ ਪੇਸ਼ ਹੋਇਆ ਸੀ ਕਿ ਗੁਰੁ ਨੇ ਮੋਰੀ ਜ਼ਮੀਨ ਉਤੋ ਕਬਜ਼ਾ ਕਰ ਲਿਆ ਹੈ । ਜੇਠਾ ਜੀ 
(ਗੁਰੂ ਰਾਮਦਾਸ) ਨੇ ਰਾਗ ਗਉੜੀ ਦੀ ਵਾਰ ਵਿਚ ਇਹਨਾਂ ਗੁਰੂ ਨਿੰਦਕਾਂ ਅਤੇ ਦੋਖੀਆਂ 
ਦਾ ਪਾਸ ਉਘਾੜਿਆ ਹੈ । ਇਸ ਵਿਚ ਗੁਰੂ ਅੰਗਦ ਦੇਵ ਦੇ ਲੜਕੇ ਦਾਤ ਵਲੋ" ਹੋਏ 
ਵਿਰੌਧ ਦਾ ਵੀ ਜ਼ਿਕਰ ਹੈ ਜੌ ਤੀਜੋ ਗੁਰ ਜੀ ਦੀ ਥਾਂ ਆਪਣੇ ਆਪ ਨੂੰ ਗੁਰ-ਗੱਦੀ 
ਦਾ ਹੱਕਦਾਰ ਸਮਝਦਾ ਸੀ । ਲੋਕਾਂ ਦੀ ਨਜ਼ਰ ਵਿਚ ਤਪੇ ਦੀ ਅਤੋ ਸ਼ਾਹੀ ਦਰਬਾਰ 
` ਵਿਚ ਹੋਈ ਮਰਵਾਹੇ ਦੇ ਲੜਕੇ ਦੀ ਖੱਜਲ-ਖਵਾਰੀ ਦਾ ਨਕਸ਼ਾ ਇਸ ਵਾਰ ਵਿਚ ਇਸ 
ਪ੍ਰਕਾਰ ਪੇਸ਼ ਹੋਇਆ ਹੈ : 

ਪੰਚ ਲੋਕ ਸਭਿ ਹਸਣ ਲਗ ਤਪਾ ਲਭਿ ਲਹਰ ਹੈ ਗਾਲਿਆ । 


ਜੀਵਨੀ ਰ੍ । 


ਭਾਈ ਇਹ ਤਪਾ ਨ ਹੋਈ ਬਗਲਾ ਹੈ ਬਹਿ ਸਾਧ ਜਨ ਵੀਚਾਰਿਆ । 
ਗੁਰ੍ਹ ਸਾਹਿਬਾਂ ਨੇ ਜੌ ਨਵਾਂ ਪੰਥ ਚਲਾਇਆ ਸੀ ਉਸ ਕਾਰਨ ਪੁਰਤਨ-ਪੰਥੀ ਅਤੇ 
ਸਨਾਤਨੀ ਧਰਮ ਦੋ ਠੇਕੌਦਾਰਾਂ ਦੀ ਢੁਕਾਨਦਾਰੀ ਨੂੰ ਸੱਟ ਲਗੀ ਸੀ । ਲੱਕ ਅੰਧ-ਵਿਸ਼ਵਾਸ 
ਅਤੇ ਵਾਧੂ ਦੀਆਂ ਰਸਮਾਂ-ਰੀਤਾਂ ਦੇ ਸਿਕੰਜੇ ਵਿਚੋ” ਨਿਕਲ ਰਹੇ ਸਨ । ਤਪੇ-ਤਪੀਸ਼ਰਾਂ, 
ਜੌਗੀ-ਜੌਗਮਾਂ, ਪੰਡਤ-ਪੁਜਾਰੀਆਂ ਦੀ ਸਮਾਜਕ-ਜੀਵਨ ਉੜੇ ਪਕੜ ਢਿਲੀ ਪੰ ਰਹੀ ਸੀ । 
ਗੁਰਬਾਣੀ ਦੇ ਪਰਚਾਰ ਨਾਲ ਜ਼ਾਤ-ਪਾਤ; ਰੜ੍ਹੀਵਾਦ ਤੇ ਦਕਿਆਨ੍ਰਸੀ ਦੀਆਂ ਨੀਹਾਂ ਹਿੱਲਣ 
ਲਗੀਆਂ ਸਨ । ਲੋਕ ਜਾਗਰਤ ਹੋ ਕੰ, ਧਾਰਮਕ ਵਿਚੋੱਲਿਆਂ ਦੀ ਪਰਵਾਹ ਨਾ ਕਰਦੇ ਹੋਏ, 
ਧਰਮ ਨਾਲ ਸਿਧਾ ਸੰਬੰਧ ਜੌੜ ਰਹੇਂ ਸਨ, ਜਿਵੇਂ' ਗੁਰ ਨਾਨਕ ਦੇਵ ਜੀ ਨੂੰ ਕਿਹਾ ਹੈ : 
ਮੌਨੋ ਮਗੁ ਨ ਚਲੋ ਪੰਥੁ । 
ਮੰਨ ਧਰਮ ਸੋਤੀ ਸਨਬੰਧੁ । 
ਏਸੇ ਲਈ ਗੁਰੂ ਘਰ ਦੇ ਦੋਖੀਆਂ ਅਤੇ ਸਤਾਨਤ ਪੰਥੀਆਂ ਨੂੰ ਇਕ 'ਮਹਜਰ ਨਾਮਾ' 
ਤਿਆਰ ਕੀਤਾ ਜਿਸ ਵਿਚ ਗੁਰ੍ਹ ਨਾਨਕ ਦੇਵ ਦੇ ਚਲਾਏ ਹੋਏ ਨਵੇ' ਪੰਥ ਉਤੇ ਦੋਸ਼ 
ਲਗਾਇਆ ਗਿਆ ਸੀ ਕਿ ਇਸ ਠਾਲ ਪੁਰਾਤਨ ਪੰਥ ਦੀ ਮਰਯ!ਦਾ ਭੰਗ ਹੋਈ ਹੈ । ਨਾਲ 
ਹੀ ਇਹ ਵੀ ਕਿਹਾ ਗਿਆ ਸੀ ਕਿ ਕਿਵੇ" ਇਸ ਪੰਥੁ ਦੇ ਤੀਜੋ ਗੁਰ ਨੇ ਲੰਗਰ ਵਿਚ ਚਾਰੇ 
ਵਰਨਾਂ ਦੇ ਲੌਕਾਂ ਨੂੰ ਇਕ ਪੰਗਤ ਵਿਚ ਬਿਠਾ ਕੇ, ਉਚ ਤੇ ਨੀਚ ਨੂੰ ਬਰਾਬਰ ਦਾ ਦਰਜਾ ਦੇ 
ਕੌ ਵਰਣ-ਆਸ਼ਰਮ ਦਾ ਵਿਰੋਧ ਸ਼ੁਰਹ ਕਰ ਦਿੱਤਾ ਹੈ ਜਿਸ ਕਾਰਨ ਪਿੱਤਰਾ-ਪਜਾ ਅਤੇ 
ਬ੍ਰਾਹਮਣਾਂ ਦੀ ਮਨੌਤ ਖਤਮ ਹੋ ਰਹੀ ਹੈ । ਬ੍ਰਾਹਮਣਾਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਵੇਦ- 
ਪਾਠ ਦੀ ਥਾਂ ਗੁਰੂ-ਬਾਣੀ ਅਨ੍ਸਾਂਰ ਧਰਮ ਦੇ ਨਵੇ ਅਰਥ ਕਢੇ ਜਾ ਰਹੋ ਸਨ ਅਤੇ ਲੌਕਾਂ 
ਨੂੰ ਦੇਵੀ-ਦੇਵਤਿਆਂ ਦੀ ਪ੍ਰਜਾ ਤੁ" ਬੇਮੁਖ ਕੀਤਾ ਜਾ ਰਿਹਾ ਸੀ। ਇਹ 1566 ਦੀਗੱਲ 
ਹੈ, ਜਦ ਅਕਬਰ ਇਕ ਮੁਹਿੰਮ ਉਤੇ ਪੰਜਾਬ ਆਇਆ ਅਤੇ ਲਾਹੌਰ ਵਿਖੋ ਠਹਿਰਿਆ 
ਹੋਇਆ ਸੀ । ਉਸ ਨੇ ਗੁਰ੍ਹ ਜੀ ਨੂੰ ਇਸ ਸ਼ਿਕਾਇਤ ਬਾਰੇ ਸਫਾਈ ਪੋਸ਼ ਕਰਨ ਲਈ ਸੁਨੇਹਾ 
ਭੇਜਿਆ । ਇਸ ਦੇ ਉੱਤਰ ਵਿਚ ਗੁਰੂ ਜੀ ਨੇ ਇਹੀ ਠੀਕ ਸਮਝਿਆ ਕਿ ਭਾਈ ਜੌਠਾ ਜੀ 
ਨੂੰ ਇਹਨਾਂ ਸ਼ੰਕਿਆਂ ਦੀ ਨਵਿਰਤੀ ਲਈ ਬਾਦਸ਼ਾਹ ਪਾਸ ਭੇਜਿਆ ਜਾਵੇ, ਕਿਉਕਿ ਗੁਰੂ 
ਜੀ ਦੀ ਨਜ਼ਰ ਵਿਚ ਆਪ ਹੀ ਸਭ ਤੋ' ਯੌਗ ਗੁਰ-ਸਿੱਖ ਸਨ ਜੋ ਕਿਸੇ ਵੱਡੇ ਤੋ` ਵੱਡ 
ਵਿਅਕਤੀ ਅੱਗੇ ਬਿਨਾਂ ਕਿਸੇ ਭੰ ਜਾਂ ਸੰਕੋਚ ਦੇ ਵਿਚਾਰ ਸਕਦੇ ਅਤੇ ਕਿਸੇ ਵੀ ਆਰੋਪ 
ਦਾ ਉੱਤਰ ਦ ਸਕਦੇ ਸਨ । ਉਸ ਸਮੰ' ਆਪ ਦੀ ਉਮਰ 32 ਸਾਲ ਅਤੇ ਗੁਰੂ ਅਮਰਦਾਸ 
ਜੀ ਦੀ 87 ਸਾਲ ਦੀ ਸੀ । ਰ ਰ 
ਅਕਬਰ ਦੇ ਦਰਬਾਰ ਵਿਚ ਬ੍ਰਾਹਮਣਾਂ ਅਤੇ ਸਨਾਤਨੀਆਂ ਨੌ ਆਪਣੇ ਇਲਜ਼ਾਮ 
ਦਹਰਾਹੇ ਕਿ ਕਿਵੇ ਇਸ ਨਵੇ” ਪੰਥ ਵਾਲਿਆਂ ਨੇ ਤੀਰਥ-ਅਸ਼ਨਾਨ, ਸੰਸਕ੍ਰਿਤ ਵੇ ਦ-ਪਾਠ, 
ਮੂਰਤੀ-ਪ੍ਰਜਾ, ਗਾਇਤ੍ਰੀ-ਸੰਧਿਆ, ਸ਼ਾਸਤਰੀ ਰੀਤ ਤੇ ਵਰਣ-ਆਸ਼ਰਮ ਦੀ ਮਨੱਤ ਨੂੰ ਛਡ 
ਦਿੱਤਾ ਹੈ ਅਤੇ ਆਪਣੀ ਧਰਮਸਾਲ ਦੇ ਦਰਵਾਜ਼ੇ ਚਾਰੇ ਵਰਨਾਂ ਲਈ ਖੌਲ੍ਹ ਦਿੱਤੇ ਹਨ 
ਜਿਸ ਨਾਲ ਧਾਰਮਕ ਤੌਂ ਸਮਾਜਕ ਮਰਯਾਦਾ ਭੰਗ ਹੋ ਰਹੀ ਹੈ ਅਤੇ ਜਿਸ ਦੇ ਫਲ-ਰ੍ਰਪ ਦੇਸ਼ 
ਅੰਦਰ ਰਾਜਸੀ ਗੜਬੜ ਵੀ ਪੈਂਦਾ ਹੇ ਸਕਦੀ ਹੈ । 


8 ਗੁਰੂ ਰਾਮ ਦਾਸ 


ਇਹ ਸਹੀ ਹੈ ਕਿ ਸੌਲ੍ਹਵੀ' ਸਦੀ ਦੇ ਸ਼ੁਰੂ ਤੋ ਹੀ ਪੰਜਾਬ ਦੀ ਰਾਜਸੀ ਤੇ ਸਮਾਜਕ 

ਦਸ਼ਾ ਬੜੀ ਭੈੜੀ ਹੋ ਚੁਕੀ ਸੀ, ਤੋ' ਬਾਬਰ ਦੀ ਅਗਵਾਈ ਵਿਚ ਮ੍ਰਗਲਾਂ ਨੇ ਹਮਲੇ 
ਸ਼ੁਰਹ ਕੀਤੇ ਸਨ । ਏਸੇ ਸਮੇ" ਤਿੰਨ ਸੌ ਸਾਲ ਢਾ ਪਰਾਨ ਰਾਜ ਖਤਮ ਹੋਇਆ ਅਤੇ 1526 
ਵਿਚ ਮੁਗਲ ਰਾਜ ਸਥਾਪਤ ਹੋਇਆ ਪਰ ਜਲਦੀ ਹੀ ਬਾਬਰ ਦੇ ਲੜਕੇ ਹਮਾਲੁ ਨੂੰ ਦੋਸ਼ 
ਵਿਚ“ ਠੱਸਣਾ ਪਿਆ ਤੋ ਮੁੜ ਸ਼ੋਰ ਸ਼ਾਹ ਸ੍ਰੀ ਦਾ ਪਾਠਾਨ ਰਾਜ ਕਾਇਮ ਹੋਇਆ ਤੇ ਹੋਰ 
ਪੁੰਦਰਾਂ ਸਾਲ (1540-55) ਬਾਦ ਖਤਮ ਵੀ ਹੋਂ ਗਿਆ। ਮੁੜ ਹਮਾਯੂੰ ਆਇਆ ਅਤੇ 
ਉਹ ਵੀ ਨਾਬਾਲਿਗ਼ ਅਕਬਰ ਨੂੰ ਛੱਡ ਕੇ ਮਰ ਗਿਆ। ਦੂਜੇ ਪਾਸੇ ਉਸੇ ਸਮੋ” ਵਿਚ 
ਹੀ 'ਨਾਠਕ=ਨਾਮ' ਦੀ _ਦੌਹੀ ਸਾਰੇ ਉੱਤਰੀ ਭਾਰਤ ਵਿਚ ਫਿਰ ਗਈ । 'ਬਾਬਰ ਕੀਆਂ' 
ਤਿੰਨ ਪੀੜ੍ਹੀਆਂ ਅਜੇ ਡਾਵਾਂ ਡੋਲ ਹੀ ਸਨ, ਪਰ 'ਬਾਬੇ ਕੀਆਂ' ਤਿੰਨ ਪੀੜ੍ਹੀਆਂ ਨੌ ਆਪਣੇ 
ਬਚਨਾਂ ਅਤੇ ਘਲਣਾ ਨਾਲ ਸਿੱਖੀ ਦੇ ਇਕ ਨਵੇ” ਬ੍ਰਟੇ ਦਾ ਅਜਿਹਾ ਬੀਜ-ਆਰੌਪਨ ਕੀਤ੧ 
ਸੀ ਜੋ ਜਲ-ਵਾਯੂ ਦੇ (ਸਮਾਜਕ ਤੇ ਰਾਜਨੀਤਿਕ) ਵਿਰੋਧ ਦੇ ਬਾਵਜ੍ਰਦ ਵੀ ਉੱਸਰ ਰਿਹਾ 
ਸੀ । ਨਾਨਕ-ਬਾਣੀ ਵਿਚ ਉਹ ਅਗਾਂਹ-ਵਧ੍ਰ ਜੀਵਨ-ਰਉ” ਹੈ ਜੋ ਸ਼ਰਧਾਲੂ ਨੂੰ ਆਤਮਕ- 
ਬਲਵਾਨਗੀ ਦੇ'ਦੀ ਅਤੋਂ ਇਸ ਤਰ੍ਹਾਂ ਗੁਣਾਤਮਕ ਤੌਰ ਤੇ ਇਕ ਅਜਿਹੇ ਨਵੇ” ਮਨੁਖ ਨੂੰ 
ਹੋਂਦ ਵਿਚ ਲਿਆਉਦੀ ਹੈ ਜੌ ਆਪਣੇ ਆਦਰਸ਼ ਦੀ ਖਾਤਰ ਵੱਡੀ ਤੋ” ਵੱਡੀ 
ਕ੍ਰਬਾਨੀ ਕਰ ਸਕਦਾ ਹੈ । ਇਸ ਦਾ ਪ੍ਰਗਟਾਵਾ ਗੁਰੂ ਰਾਮ ਦਾਸ ਦੇ ਸ਼ਬਦਾਂ ਵਿਚ ਇਸ 
ਤਰ੍ਹਾਂ ਹੋਇਆ ਹੈ : 

ਕੌਈ ਆਣਿ ਮਿਲਾਵੇ ਮੇਰਾ ਪ੍ਰੀਤਮ ਪਿਆਰਾ 

ਹਉ ਤਿਸ ਪਹਿ ਆਪੁ ਵੇਚਾਈ ।। 

ਦਰਸਨ ਹਰਿ ਦੇਖਣ ਕੇ ਤਾਈ ॥ 


ਜੇ ਸੂਖ ਦੇਹਿ ਤਾਂ ਤੁਝਹਿ ਧਿਆਈ ॥ 

ਜੇ ਭੁਖ ਦੇਹਿ ਤ ਇਤ ਹੀ ਰਾਜਾ ਦੂਖ ਵਿਚ ਸਖ ਮਨਾਈ ॥ 

ਤਨ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥ 

ਪਖਾ ਫੇਰੀ ਪਾਣੀ ਢੰਵਾਂ ਜੌ ਦੇਵਹਿ ਸੋ ਖਾਈ ॥ 

ਨਾਨਕੁ ਗਰੀਬੁ ਢਹਿ ਪਇਆ ਦੁਆਰੇ ਹਰਿ ਮੌਲ ਲੇਹੁ ਵਡਿਆਈ ।। 

ਅਖੀ ਕਾਢਿਂ ਧਰੀ ਚਰਣਾ ਤਲਿ ਸਧ ਧਰਤੀ ਫਿਰਿ ਮਤਿ ਪਾਈ ॥ 

ਜੋ ਪਾਸ ਬਹਾਲਹਿ ਤ/ ਤੁਝਹਿ ਆਰਾਧੀ ਜੇ ਮਾਰ ਕਢਹਿ ਭੀ ਧਿਆਈ ॥ 

ਜੇ ਲੰਕ ਸਲਾਹੇ ਤਾਂ ਤੋਰੀ ਉਪਮਾ ਜੌ ਨਿੰਦੇ ਤ ਛਡਿ ਨ ਜਾਈ । 

ਇਸ ਤਰ੍ਹਾਂ ਵਿਚਰਨ ਵਾਲੇ ਲੰਕ-ਨਾਇਕ ਸਾਹਮਣੇ ਪੁਰਾਤਨ- ਪੰਥੀ ਕਿਵੇ” ਠਹਿਰ 

ਸਕਦੇ ਹਨ । ਕਹਿੰਦੇ ਹਨ ਕਿ ਜੇਠਾ ਜੀ ਨੇ 'ਮਹਜਰ ਨਾਮਾ' ਦੇ ਸ਼ਕਾਇਤੀਆਂ ਦੀਆਂ 
ਨਿਰਮੂਲ ਧਾਰਨਾਵਾਂ ਦੇ ਅਜਿਹੇ ਉੱਤਰ ਦਿਤੇ ਕਿ ਉਹ ਲਾ-ਜਵਾਬ ਹੋ ਗਏ । ਭਾਈ 
ਜੋਠਾ ਨੇ ਕਿਹਾ ਕਿ ਤ੍ਸੀ' ਗਾਇਤ੍ਰੀ-ਮੰਤਤ ਦੇ ਤਿਆਗ ਦੀ ਗੱਲ ਕਰਦੇ ਹੋ ਕਿ ਅਸੀ 
ਇਹ ਮੌਤਰ ਨਹੀ' ਪੜ੍ਹਦੇ । ਮੈ' ਗਇਤ੍ਰੀ-ਮੌਤ੍‌ ਪੜ੍ਹ ਤਾਂ ਸਕਦਾ ਹਾਂ ਪਰ ਵੰਦ-ਰੀਤੀ ਮੌਗ 


ਜੀਵਨੀ 9 


ਕਰਦੀ ਹੈ ਕਿ ਇਹ ਮੰਤ੍ਰ ਕਿਸੇ ਮਲੋਛ ਸਾਹਮਣੇ ਨਹੀ” ਪੜ੍ਹਨਾ, ਸੌ ਇਸ ਮੁਗਲ ਦਰਬਾਰ 
ਵਿਚ ਕਿਵੇ" ਪੜ੍ਹ ਸਕਦਾ ਹਾਂ ? ਗਾਇਣ੍ਰੀ ਨੂੰ ਕੇਵਲ ਬ੍ਰਾਹਮਣ, ਖੱਤਰੀ ਤੇ ਵੈਸ਼ ਹੀ ਪੜ੍ਹ 
ਸਕਦੇ ਹਨ, ਪਰ ਸਾਡੇ ਨਿਸਚੇ ਅਨੁਸਾਰ ਪਰਮਾਤਮਾ ਦਾ ਨਾਮ ਸ਼ੂਦਰਾਂ ਸਸੌਤ ਸਾਰੇ ਲੌਕ 
ਜਪ ਸਕਦੋ ਹਨ ।......ਤੀਰਥ ਕਿਸੇ ਸਥਾਨ ਜਾਂ ਕਿਸੇ ਖਾਸ ਨਦੀ ਦੇ ਪਾਣੀ ਕਰਕੇ 
ਪਵਿੱਤਰ ਨਹੀ', ਮਹਾਂ, ਪੁਰਖਾਂ ਕਾਰਨ ਹੀ ਪਵਿੱਤਰ ਹੁੰਦਾ ਹੈ । ਜਿਥੇ ਵੀ ਮਹਾਂ-ਪੁਰਖ ਹੰਦੇ 
ਹਨ, ਉਹੀ ਤੀਰਥ ਸਥਾਨ ਹੁੰਦਾ ਹੈ । 

ਮੁਰਤੀ-ਪ੍ਰਜਾ ਵਿਚ ਸਾਡਾ ਕੋਈ ਵਿਸ਼ਵਾਸ ਨਹੀ, ਕਿਉਕਿ ਰਬ ਹਰੇਕ ਥਾਂ, ਹਰੋਕ 
ਰੂਪ, ਹਰੇਕ ਮ੍ਰਰਤ ਵਿਚ ਵਿਆਪਕ ਹੈ । ਉਹ ਨਿਰਗੁਣ ਹੈ, ਕਿਸੇ ਇਕ ਜਾਮੇ ਵਿਚ ਨਹੀ” 
ਆਉਦਾ, ਜ਼ਾਹਰਾ- ਜ਼ਰੂਰ ਹੈ, ਲਾ-ਸ਼ਰੀਕ ਹੈ । ਹਰ ਇਕ ਬੰਦੇ ਵਿਚ ਰੱਬ ਜਾਂ ਅੱਲਾ ਦਾ 
ਨਰ ਦੌਖਣ ਨਾਲ” ਹੋਰ ਕਿਹੜੀ ਵੱਡੀ ਪੂਜਾ ਹੋਂ ਸਕਦੀ ਹੈ ? ਗੁਰਬਾਣੀ ਹਰੇਕ ਨੂੰ ਮਾਣ 
ਤੇ ਵਡਿਆਈ ਦੇ'ਦੀ ਹੈ, ਗੁਰੂ ਤੇ ਗੁਰ-ਸਿੱਖ ਆਪ ਨਿਰਮਾਣ ਰਹਿੰਦੇ ਹਨ । ਪਰ ਬ੍ਰਾਹਮਣ 
ਬਾਕੀ ਲੱਕਾਂ ਨੂੰ ਤੁਛ ਤੇ ਹੀਣਾ ਸਮਝਦੇ ਅਤੇਂ ਆਪਣੇ ਆਪ ਨੂੰ ਪਰਮੌਸ਼ਰ ਦਾ ਦਰਜਾ 
ਪਰੀ 44 

ਗੁਰਬਾਣੀ ਤੇ ਗ੍ਰ-ਸਿੱਖੀ ਦੀ ਵਿਆਖਿਆ ਕਰਕੇ ਜੇਠਾ ਜੀ ਨੇ ਸਨਾਤਨੀਆਂ ਨੂੰ 
ਨਿਰ-ਉੱਤਰ ਤੋ ਚੁਪ ਕਰਾ ਦਿੱਤਾ । ਉਹਨਾਂ ਦੀ ਇਹ ਜਿੱਤ ਕਿਸ਼ੋ` ਦਿਗ-ਵਿਜੋ ਨਾਲੁਂ' 
ਘੱਟ ਨਹੀ” ਸੀ । ਅਕਬਰ ਬੜਾ ਪ੍ਰਭਾਵਤ ਹੋਇਆ ਅਤੇ ਉਸ ਨੇ ਕਿਹਾ ਕਿ ਅਗਲੌ ਸਾਲ 
ਦੇ ਸ਼੍ਰੂ ਵਿਚ ਉਹ ਆਗਰੇ ਵਾਪਸ ਜਾਂਦਾ ਹੋਇਆ ਗੌਇੰਦਵਾਲ ਗਰ ਜੀ ਨੂੰ ਮਿਲਣ 
ਲਈ ਵੀ ਆਵੇਗਾ । ਜੇਠਾ ਜੀ ਦੋ ਰਾਹੀ` ਬਾਦਸ਼ਾਹ ਨੇ ਇਕ ਬੋਨਤੀ ਗੂਰੂ ਅਮਰਦਾਸ ਜੀ 
ਨੂੰ ਇਹ ਭੇਜ਼ੀ ਕਿ ਹਿੰਦੂ ਜਨਤਾ ਦੀਆਂ ਭਾਵਨਾਵਾਂ ਨੂੰ ਮੁਖ ਰਖ ਕੇ ਉਹ ਇਕ ਵੇਰ 
ਹਰਦਵਾਰ ਦੀ ਤੀਰਬ-ਯਾਤਰਾ ਕਰ ਆਉਣ ਤਾਂ ਜੋ ਉਹਨਾਂ ਦਾ ਕਿਸੇ ਤਰ੍ਹਾਂ ਦਾ ਇਹ 
ਭਰਮ ਵੀ ਖਤਮ ਹੌ ਜਾਏ ਜੌ ਬ੍ਰਾਹਮਣਾਂ ਦੇ ਝਠੰ ਪਰਚਾਰ ਨਾਲ ਪੌਦਾ ਹੋਇਆ ਹੈ ਕਿ ਗ੍ਰੂ- 
ਪੰਥ ਬ੍ਰਾਹਮਣਾਂ ਦੇ ਵਿਰੇੱਧ ਵਿਚ ਉਠ ਰਿਹਾ ਹੈ । ਅਕਬਰ ਨੇ ਇਹ ਭਰੋਸਾ ਵੀ ਦਵਾ ਇਆ 
ਕਿ ਗੁਰੂ ਜੀ ਦੇ ਨਾਲ ਜਿਹੜੀ ਵੀ ਸੰਗਤ ਇਸ ਤਰੀਬ ਯਾਤਰਾ ਉਤੋ ਜਾਵੇਗੀ ਉਸ 
ਪਾਸੋ" “ਜਜ਼ੀਆ' ਨਹੀ" ਲਿਆ ਜਾਵੇਗਾ ।“ ਜਜ਼ੀਆ ਇਕ ਤਰ੍ਹਾਂ ਦਾ ਟੈਕਸ ਸੀ ਜੰ 
ਪ੍ਰਮੁਖ ਹਿੰਦ ਤੀਰਥਾਂ ਦੀ ਯਾਤਰਾ ਸਮੇ ਯਾਤਰੀਆਂ ਤੋ ਲਿਆ ਜਾਂਦਾ ਸੀ । ਇਕ ਬੰਦੇ 
ਨੂੰ ਛੇ ਰੁਪਏ ਯਾਤਰਾ ਲਈ ਜਜ਼ੀਏ ਤੇ ਤੌਰ ਤੇ ਦੇਣਾ ਪੈਦਾ ਸੀ । ਉਸ ਸਮੇ ਮੁਤਾਬਕ 
ਇਹ ਇਕ ਵੱਡੀ ਰਕਮ ਸਮਝੀ ਜਾਂਦੀ ਸੀ ਜੋ ਗਰੀਬ ਆਦਮੀ ਦੇ ਵੱਸ ਦੀ ਗੱਲ 


ਨਹੀ” ਸੀ ।5 
ਅਕਬਰ ਦੀ `ਬੋਨਤੀ ਨੂੰ ਸਵੀਕਾਰ ਕਰਦੇ ਹੋਏ ਅਤੇ ਆਪਣੇ ਪਰਚਾਰ ਦੀ 
ਨ ਤਤ ਰ੍ 
4. _ ਸ਼ਬਦਾਰਥ” ਦੇ ਸੰਪਾਦਕ ਪੰਨਾ 1116 ਉਤੇ ਕਹਿੰਦੇ ਹਨ ਕਿ ਗੁਰ੍ਹ ਜੀ ਨੇ ਇਹ ਯਾਤਰਾ, ਬਾਦਸ਼ਾਹ 
ਦੇ ਆਖੋ ਲਗ ਕੇ ਨਹੀ” ਸਗੋ" ਆਪਣੀ ਮਰਜ਼ੀ ਨਲ, ਲੰੱਕਾਂ ਦੇ ਉਧਾਰ ਹਿੱਤ ਕਤ) ਸੀ । 
5, ਪੰਜਾਬੀ ਦੁਨੀਆਂ”, ਗੁਰੂ ਰਮ ਦਾਸ ਅੰਕ, ਨਵੰਬਰ 62, ਪੰਨਾ 28 


10 ਰ ਗੁਰੂ ਰਾਮ ਦਾਸ 


ਖਾਤਰ ਗੁਰ ਜੀ ਨੇ ਹਰਦਵਾਰ ਦੀ ਯਾਤਰਾ ਉਤੇ ਜਾਣ ਦਾ .ਨਿਸਚਾ ਕੀਤਾ, ਭਾਵੇ” ਉਹ 
ਉਸ ਸਮੋ ਕਾਫੀ ਬਿਰਧ ਸਨ । ਬੀਬੀ ਭਾਨੀ, ਜੋਠਾ ਜੀ ਅਤੇ ਕੁਝ ਸਿੱਖ ਉਹਨਾਂ ਦੇ 
ਨਾਲ ਸਨ । ਰਸਤੇ ਵਿਚ ਬਹੁਤ ਸਾਰੇ ਲੋਕ ਤੋ ਸ਼ਰਧਾਲੂ ਨਾਲ ਰਲਦੇ ਗਏ, ਕਿਉਕਿ 
ਇੱਕ ਤਾਂ ਜਜ਼ੀਆ ਮੁਆਫ ਸੀ, ਫੇਰ ਇਤਨੀ ਵੱਡੀ ਸੰਗਤ ਦੇ ਨਾਲ ਹੌਣ ਕਰਕੇ ਰਸਤੇ ਦੇ 
ਦੁਖ-ਕਸ਼ਟ, ਚੌਰ ਡਾਕ ਦਾ ਖਤਰਾ ਨਹੀ” ਸੀ । ਗੁਰੂ ਦਾ ਲੰਗਰ ਵੀ ਢੋਵੇ' ਸਮੋ” 
ਵਰਤਦਾ ਸੀ । ਗੁਰ-ਉਪਦੇਸ਼ ਤੇ ਕੀਰਤਨ ਦਾ ਲਾਹਾ ਵੱਖਰਾ ਸੀ । (ਗੁਰ੍ਹ) ਰਾਮ ਦਾਸ ਜੀ 
ਨੇ ਤੁਖਾਰੀ ਛੰਦ ਵਿਚ ਗੁਰ=ਮਹਿਰਾ ਬਾਰੇ ਵਿਚਰਦੇ ਹੱਏ ਇਸ ਯਾਤਰਾ ਦਾ ਮਹੱਤਵ ਬੜੀ 
ਸੁਹਣੀ ਤਰ੍ਹਾਂ ਦਰਸਾਉ”ਦੋ ਹੋਏ ਦੱਸਿਆ ਹੈ ਕਿ ਲੋਕਾਂ ਦੇ ਉਧਾਰ ਲਈ ਗੁਰੂ ਜੀ ਨੇ 
ਇਹ ਯਾਤਰਾ ਕੀਤੀ ਸੀ : 5 

ਤੀਰਥ ਉਦਮ ਸਤਿਗੁਰ ਕੀਆ ਸਭ ਲੌਕ ਉਧਰਣ ਅਰਥਾਂ। __ 

- (ਆਦਿ ਗ੍ਰੰਥ : 1116) 

ਗ੍ਰੂ ਅਮਰ ਦਾਸ ਜੀ ਦੀ ਇਹ ਮਹਾਂ-ਯਾਤਰਾ ਭੇਵਾ, ਕੁਰ੍ਖੰਤਰ, ਆਦਿ ਸਥਾਨਾਂ 
ਦੇ ਰਸਤੇ ਹੋਈ । ਜਮਨਾ ਤੋਂ ਗੰਗਾ ਦੇ ਕੰਢੇ ਜੋਗੀਆਂ, ਦਿਗੰਬਰਾਂ, ਸਨਿਆਸੀਆਂ ਛੇ 
ਦਰਸ਼ਨ ਦੇ ਉਪਾਸ਼ਕਾਂ ਨਾਲ ਆਪ ਦੀਆਂ ਭੇਟ-ਵਾਰਤਾਵਾਂ ਤੇ ਗੋਸ਼ਟੀਆਂ ਹੋਈਆਂ । 
ਹਜ਼ਾਰਾਂ ਹੀ ਲੋਕ, ਜਿੰਨ੍ਹਾਂ ਨੂੰ ਸ਼ਾਇਦ ਜੀਵਨ ਭਰ ਤੀਰਥ ਯਾਤਰਾ ਦਾ ਅਜਿਹਾ ਮੌਕਾ ਨਹੀ” 
ਸੀ ਮਿਲਣਾ, ਇਸ ਵਿਚ ਸ਼ਾਮਲ ਹੋਏ । ਇਸ ਨਾਲ ਗੁਰੂ ਜੀ ਦੀ ਵਡਿਆਈ ਵੀ ਬੜੀ _ 
ਹੋਈ ਅਤੋਂ ਸਿੱਖੀ ਪਰਚਾਰ ਵੀ । (ਗੁਰੂ) ਰਾਮਦਾਸ ਜੀ ਨੇ ਇਹਨਾਂ ਗੋਸ਼ਟੀਆਂ ਦਾ ਮਹੱਤਵ 
ਦਸਦ ਹੋਏ ਸ਼ਬਦ 'ਗੋਸਟ ਢੋਆ” ਵਰਤਿਆ ਹੈ ਜਿਸ ਦਾ ਅਰਥ ਇਹ ਹੈ ਕਿ ਜ਼ 
ਲੋਕ ਵੀ ਇਸ ਯਾਤਰਾ ਦੌਰਾਨ ਗ੍ਰਰੂ ਜੀ ਦੇ ਵਿਚਾਰ ਸੁਣਨ ਲਈ ਆਏ ਅਤੇ ਉਹ 
ਆਪਣੀਆਂ ਪੁਰਾਣੀਆਂ ਵਿਚਾਰਾ ਤੋ ਮੱਤਾਂ ਤਿਆਗ ਗਏ ਨਵੇ" ਵਿਚਾਰ ਗ੍ਰਹਿਣ ਕਰਕੇ, 
ਨਵੀ” ਜੀਵਨ-ਰੌਂ` ਤੋਂ ਪ੍ਰਭਾਵਤ ਹੋਂ ਕੇ, ਨਵੇ” ਉਤਸ਼ਾਹ ਨਾਲ ਪਰਤੇ : 

ਜੋਗੀ ਦਿਗੰਬਰ ਸੈਨਿਆਸੀ ਖਟ ਦਰਸ਼ਨ 
ਕਰ ਗਏ ਗੌਸਟਿ ਢੌਆ । (ਆਦਿ ਗ੍ਰੰਥ : 1116) 

ਅਕਬਰ ਬਾਦਸ਼ਾਹ ਆਪਣੇ ਕਹੇਂ ਅਨੁਸਾਰ 1567 ਦੇ ਸ਼ਰੂ ਵਿਚ ਗੋਇੰਦਵਾਲ 
ਗੁਰੂ ਅਮਰ ਦਾਸ ਜੀ ਨੂੰ ਮਿਲਣ ਲਈ ਆਇਆ । ਉਸ ਨੂੰ ਜਦ ਪਤਾ ਲੱਗਾ ਕਿ ਗੁਰ੍ਹ 
ਜੀ ਨੂੰ ਮਿਲਣ ਤੋ ਪਹਿਲਾਂ ਗੁਰੂ ਕੇ ਲੰਗਰ ਵਿਚ" ਪ੍ਰਸ਼ਾਦ ਛਕਣਾ ਜ਼ਰੂਰੀ ਹੈ ਤਾਂ ਉਸ 
ਲੈ ਵੀ ਅਜਿਹਾ ਹੀ ਕੀਤਾ ਅਤੋਂ ਲੰਗਰ ਦੇ ਪ੍ਰਬੰਧ ਤੌ" ਬੜਾ ਪ੍ਰਭਾਵਤ ਹੌ ਇਆ । 
ਸ਼ਾਇਦ ਉਸ ਨੇ ਪਹਿਲੀ ਵੇਰ ਸਭ ਜ਼ਾਤਾਂ ਤੇ ਧਰਮਾਂ ਦੇ ਲੋਕ, ਉਚ ਤੋਂ ਨੀਚ, ਇਕ 
ਪੰਗਤ ਵਿਚ ਬੈਠੇ, ਇਕੱਠੋ ਭੋਜਨ ਕਰਦੇ ਦੋਖੋ ਹੋਣਗੇ । ਬਾਦਸ਼ਾਹ ਲੰਗਰ ਦੇ ਨਾਮ ਉਤੇ 
ਕੁਝ ਪਿੰਡਾਂ ਦਾ ਦਾਨ ਗੁਰੂ ਜੀ ਨੂੰ ਕਰਨਾ ਚਾਹ੍ਰੰਦਾ ਸੀ, ਪਰ ਗੁਰ੍ਹ ਜਾਂ ਨੰ ਇਹ 
ਸਰਕਾਰੀ ਦਾਨ ਲੈਣ ਤੋਂ ਸਾਫ ਨਾਂਹ ਕਰ ਦਿੱਤੀ ਅਤੇ ਕਿਹਾ ਜਿ ਪ੍ਰਭ੍ਰ ਦੀ ਹੀ ਚਾਰੇ 
ਚੱਕ ਜ਼ਮੀਨ ਹੈ ਤੇ ਉਸੇ ਦੋ ਦਿੱਤ ਹੋਏ ਏਥੇ ਅਤੁਟ ਭੰਡਾਰ ਹਨ, ਖਾਂਦਿਆਂ ਖਰਚਦਿਆਂ 
ਕੌਈ ਤੋਟ ਨਹੀ ਆਉਦੀ । ਪਰ ਫੋਰ ਵੀ ਅਕਬਰ ਨੇ ਬਾਰਾਂ ਪਿੰਡਾਂ ਦਾ ਪਟਾ ਬੀਬੀ 


ਜੀਵਨੀ 11 


ਭਾਨੀ ਦੇ ਨਾਮ ਲਿਖ ਦਿੱਤਾ । ਕਹਿੰਦੇ ਹਨ ਕਿ ਇਹ ਪਟਾ ਆਲੇ .ਵਿਚ ਹੀ ਪਿਆ 
ਰਿਹਾ ਅਤੇ ਗੁਰੂ ਜੀ ਨੇ ਕਦੇ ਵੀ ਇਸ ਨੂੰ ਨਹੀ" ਵਰਤਿਆ ।$ ਪਰ ਮਕਾਲਿਫ ਨੇ 'ਸੂਰਜ 
ਪ੍ਰਕਾਸ਼' ਦੋ ਹਵਾਲੇ ਨਾਲ ਦੱਸਿਆ ਹੈ ਕਿ ਇਹਨਾਂ ਬਾਰਾਂ ਪਿੰਡਾਂ ਦੇ ਚੌਧਰੀ ਨਜ਼ਰਾਲੇ ਅਤੇ 
ਮਾਲੀਆ ਲੈ ਕੇ ਗੁਰ੍ਹ ਜੀ ਪਾਸ ਆਏ, ਪਰ ਗੁਰ ਜੀ ਨੇ ਉਹਨਾਂ ਨੂੰ ਭਾਈ ਜੇਠਾ ਵੱਲ 
ਤੌਰ ਦਿੱਤਾ, ਕਿਉਕਿ ਇਹ ਜਾਗੀਰ ਜੋਠਾ ਜੀ ਦੀ ਸੁਪਤਨੀ ਬੀਬੀ ਭਾਨੀ ਦੇ ਨਾਮਸੀ। 
ਇਹਨਾਂ ਪਿੰਡਾਂ ਦਾ ਪ੍ਰਬੰਧ ਬਾਬਾ ਬੁਢਾ ਜੀ ਨੂੰ ਸੰਪਿਆ ਗਿਆ ਜਿਨ੍ਹਾਂ ਠੇ ਏਥੋਂ” ਦੀ ਇਕ 
ਰੱਖ ਵਿਚ ਡੇਰਾ ਲਾ ਲਿਆ, ਜਿਸ ਨੂੰ 'ਥਾਂਬਾ ਬ੍ਢੇ ਦੀ ਬੇਰ' ਜਾਣ ਲੱਗਾ ।” 
ਗੁਰਿਅਈ 

ਗੁਟਿਆਈ ਦੇ ਸਵਾਲ ਉਤੇ ਗੁਰ੍ਹ-ਘਰ ਵਿਚ ਮਨ-ਮੁਟਾਉ ਸ਼ੁਰੂ ਤੋ" ਹੀ ਚਲਦਾ 
ਰਿਹਾ ਹੈ । ਪਹਿਲੇ ਗੁਰ੍ਹ ਜੀ ਨੇ ਜਦ ਲਹਿਣਾ ਜੀ ਨੂੰ ਗੁਰ-ਗੱਦੀ ਦਿੱਤੀ, ਉਸ ਸਮੇ” ਤੋ” 
ਜਾਂ ਉਸ ਤੋਂ ਕੁਝ ਪਹਿਲਾਂ ਤੋ” ਗੁਰੂ ਜੀ ਦੇ ਪੁੱਤਰਾਂ ਦੇ ਮਨ ਵਿਚੋਂ” ਗੁਰ-ਗੱਦੀ ਬਾਰੇ 
ਦੀਰਖਾ-ਭਾਵ ਗਿਆ ਨਹੀ” ਸੀ । ਇਸ ਦੇ ਪਿਛੋ ਕੁਝ ਮਨੋ-ਭਾਵਨਾਵਾਂ ਆਪਣੇ ਆਪਣੇ ਢੰਗ 
ਨਾਲ ਵਿਚਰਦੀਆਂ ਦੇਖੀਆਂ ਜਾ ਸਕਦੀਆਂ ਹਨ । 

ਗੁਰੂ ਨਾਨਕ ਜੀ ਜਦ ਅਠਾਈ ਸਾਲ ਦੀ ਉਮਰ ਵਿਚ ਉਦਾਸੀਆਂ ਉਤੇ ਨਿਕਲੇ 
ਤਾਂ ਉਹਨਾਂ ਦੇ ਸਾਹਿਬਜ਼ਾਦੇ ਸਿਆਣੀ ਉਮਰ ਦੇ ਨਹੀ” ਸਨ । ਇਹਨਾਂ ਬੱਚਿਆਂ ਦੇ ਮਨ 
ਵਿਚ ਸਕੇ-ਸੰਬੰਧੀਆਂ ਵਲ” ਤੇ ਘਰ ਵਿਚ ਹੰਦੀਆਂ ਗੱਲਾਂ ਕਾਰਨ ਇਹ ਭੁਲੇਖਾ ਬਣ 
ਚੁਕਾ ਸੀ ਕਿ ਉਹਨਾਂ ਦਾ ਪਿਤਾ ਘਰ-ਬਾਰ ਨੂੰ ਛੱਡ ਕੇ ਫਕੀਰ ਬਣ ਗਿਆ ਹੈ ਤੇ ਸਮੋ 
ਦੇ ਗੁਜ਼ਰਨ ਨਾਲ ਇਹ ਓਪਰੀ ਗੰਢ ਪੀਡੀ ਹੋਂ ਚੁਕੀ ਸੀ, ਜਿਸ ਕਾਰਨ ਬਾਬਾ ਸ੍ਰੀ ਚੰਦ 
ਤੇ ਲਖਮੀ ਚੰਦ ਆਪਣੇ ਪਿਤਾ ਗੁਰ ਨਾਨਕ ਦੋਵ ਨੂੰ ਉਸ ਦ੍ਰਿਸ਼ਟੀ ਨਾਲ ਨਹੀ" ਦੋਖ 
ਸਕੇ ਜਿਸ ਤਰ੍ਹਾਂ ਕਿ ਲਹਿਣਾ ਜੀ ਦੇਖਣ ਵਿਚ ਸਫਲ ਹੋਂਏ । ਏਸੌ ਲਈ ਇਹ ਸਾਹਿਬਜ਼ਾਦੇ 
ਅਸਲੀ ਨਿਸ਼ਾਨੇ ਤੋਂ ਥਿੜਕ-ਗਏ, ਕਿਉਕਿ ਇਕ ਗਲਤ ਕਿਸਮ ਦੀ ਗ੍ਰੌਝਲ ਪਹਿਲਾਂ ਹੀ 
ਮਨ ਵਿਚ ਪੈ ਚੁਕੀ ਸੀ । ਬਾਬਾ ਸੀ ਚੋਦ ਭਜਨ-ਬੱਦਗੀ ਵਿਚ ਉਚ-ਕੋਟੀ ਦੇ ਮਹਾਤਮਾ 
ਹੋਣ ਉਤੇ ਵੀ ਗੁਰੂ-ਬੰਧਪ ਹੀ ਰਹੇ, ਲਹਿਣਾ ਜੀ ਵਰਗੇ ਗੁਰ-ਸਿੱਖ ਨਾ ਬਣ ਸਕੇ । 
ਏਸੋ ਤਰ੍ਹਾਂ ਦੀ ਅਟਕਲ ਗਰ ਔਗਦ ਦੇਵ ਜੀ ਦੇ ਪੁੱਤਰਾਂ ਦਾਤ੍ਹ ਤੇ ਦਾਸ੍ਰ ਦੇ ਰਾਹ ਵਿਚ 
ਪੈਦਾ ਹੋਈ । ਉਹ ਵੀ ਗੁਰ੍ਹ-ਆਸ਼ੇ ਨੂੰ, ਗੁਰ-ਉਪਦੇਸ਼ ਨੂੰ ਨਾ ਸਮਝ ਸਕੇ ਅਤੇ ਗੁਰ-ਗੱਦੀ 
ਨੂੰ ਆਪਣੀ ਹੀ ਬਪੌਤੀ ਜਾਂ ਵਿਰਾਸਤ ਪਰਤੀਤ ਕਰਨ ਲੱਗੇ । ਪਰ ਅਮਰ ਦਾਸ ਜੀ ਜੋ 
62 ਸਾਲ ਦੀ ਉਮਰ ਵਿਚ ਅੰਗਦ ਦੇਵ ਜੀ ਦੀ ਸੇਵਾ ਵਿਚ ਆਏ, ਦਸ ਸਾਲ ਦੀ 
ਘਾਲਣਾ ਅਤੇ ਜਿਦਕ ਦੇ ਆਸਰੇ ਉਹ ਕ੍ਰਝ ਪ੍ਰਾਪਤ ਕਰ ਸਕੇ ਜੋ ਬਾਦ ਵਿਚ ਇਹਨਾਂ ਦੇ 
ਹੀ ਪੁੱਤਰ ਮੋਹਨ ਅਤੋਂ ਮੌਹਰੀ ਜੀ ਸਾਰੀ ਉਮਰ ਅਮਰ ਦਾਸ ਜੀ ਦੇ ਨਾਲ ਰਹਿਕੇ ਵੀ 
ਨਾ ਸਮਝ ਸਕੇ ਤੇ ਨਾਂ ਸਿਖ ਸਕੇ ! (ਯਾਦ ਰਹੇਂ ਕਿ ਗੁਰੂ ਅਮਰ ਦਾਸ ਜੀ ਨੇ 23 ਸਾਲ 


6. _ਸਤਿਬੀਰ ਸਿੰਘ, 'ਪੁਰੀ ਹੌਈ ਕਰਾਮਾਤ,” ਪੰਨਾ 60 
?. ਸੌਕਾਲਿਫ, 'ਦੀ ਸਿੱਖ ਰਿਲਿਜ੭”, ਪੇਨਾ 98 


12 ਗੁਰ ਰਾਮ ਦਾਸ 


ਗੁਰ-ਗੱਦੀ ਦਾ ਸੰਚਾਲਨ ਕਰ ਕੇ 95 ਸਾਲ ਦੀ ਉਮਰ ਵਿਚ ਚਲਾਣਾ ਕੀਤਾ ਸੀ ।) 

ਇਸ ਵਿਚ ਕੌਈ ਸ਼ੱਕ ਨਹੀ ਕਿ ਇਹਨਾਂ ਗੁਰ੍ਹ-ਸਾਹਿਬਾਂ ਨੇ ਆਪਣੇ ਪੁੱਤਰਾਂ ਨੂੰ 
ਵੀ ਆਦਰਸ਼ਕ ਸਿੱਖ ਬਨਾਉਣਾ ਦਾ ਜਤਨ ਕੀਤਾ ਹੋਵੇਗਾ । ਪਰ ਹਰੇਕ ਮਨ ਉਤੇ 
'ਅਸ੍ਰਿਤ ਭਿੰਨੇ' ਤੀਰ ਇਕੋ ਜਿਹਾ ਅਸਰ ਨਹੀ” ਕਰਦੇ । ਨਾ ਹਰੇਕ ਮਨ ਇਕੋ ਜਿਹਾ 
'ਧ੍ਰੰਮ ਰਤੌਨਾ` ਹੁੰਦਾ ਹੈ । 'ਪ੍ਰੋਮ ਬਾਣੀ' ਦੋ 'ਅਣੀਆਲੰ ਅਣੀਆਂ' ਦਾ ਹਰ ਕੋਈ ਸ਼ਿਕਾਰ 
ਨਹੀ" ਹੁੰਦਾ 'ਜਿਨ ਹਰਿ ਸੇਤੀ ਮਨੁ ਮਾਨਿਆ” ਵਾਲੀ ਅਵਸਥਾ ਹਰੋਕ ਦੇ ਹਿੱਸੇ ਨਹੀ” 
ਆਉਦੀ । ਕੋਈ ਵਿਰਲਾ ਹੀ ਇਸ ਅੰਦਾਜ਼ ਵਿਚ ਗਾ ਸਕਦਾ ਹੈ: 'ਹਰਿ ਹਰਿ ਹੀਰਾ ਰਤਨੁ 
ਹੈ ਖ਼ੈਰਾ ਮਨ ਤਨ ਵਿਧਾ', ਜਾਂ, “ਹਰਿ ਪ੍ਰੰਮ ਬਾਣੀ ਮਨੁ ਮਾਰਿਆ ਅਣਿਆਲੇ ਅਣੀਆ' । 
(ਛੱਕੇ ਛੰਤ, ਮਹਲਾ ਚੌਥਾ ਵਿਚੋ") ਰ 

ਆਮ ਲੋਕਾਂ ਵਿਚ ਇਹ ਭੁਲੌਖਾ ਬੜੇ ਸਮੋ” ਤੌ ਬਣਿਆ ਹੋਇਆ ਹੈ ਕਿ ਬੀਬੀ 
ਭਾਨੀ ਦੇ ਸੇਵਾ-ਭਾਵ ਤੋਂ' ਖੁਸ਼ ਹੋ ਕੇ ਗੁਰੂ ਅਮਰ ਦਾਸ ਜੀ ਨੇ ਜੋਠਾ ਜੀ ਨੂੰ ਗੁਰ-ਗੱਦੀ 
ਦੇ ਦਿੱਤੀ ਅਤੇ ਨਾਲ ਹੀ ਇਹ ਵਰ ਵੀ ਦਿੱਤਾ ਕਿ ਇਹ ਗੱਦੀ ਉਹਨਾਂ (ਸੋਢੀਆਂ) ਦੇ 
ਘਰ ਹੀ ਰਹੋਗੀ । 

'ਤਵਾਰੀਖ ਗੁਰੂ ਖਾਲਸਾ” ਦੇ ਲੇਖਕ ਨੇ ਇਸ ਭੁਲੌਖੇ ਨੂੰ ਇਹ ਕਹਿ ਕੇ ਹੌਰ 
ਪੱਕਿਆਂ ਕੀਤਾ ਕਿ “ਗੁਰ ਅਮਰ ਦਾਸ ਜੀ ਤਾਂ ਪਹਿਲਾਂ ਹੀ ਗੁਰੂ ਰਾਮ ਦਾਸ ਜੀ ਨੂੰ 
ਸੱਚਾ ਸਿਦਕੀ ਸੇਵਕ ਗੁਰਿਆਈ ਦੇ ਲਾਇਕ ਸਮਝੀ ਬੰਠੇ ਸਨ, ਫੇਰ ਤਾਂ ਬੀਬੀ ਜੀ ਨੂੰ 
ਬਚਨ ਦੇਣ ਕਰਕੇ ਜ਼ਰ੍ਰੀ ਗੱਦੀ ਦੇਣ ਤੇ ਕਿ੍‌ਪਾ ਦਿ੍‌ਸ਼ਟੀ ਰਖਣੀ ਪਈ ।' (ਪੰਨਾ 
220, ਹਿੱਸਾ ਪਹਿਲਾ) ਰ 

ਕੌਈ ਵੀ ਗ੍ਰ੍ਹ ਸਾਹਿਬ ਕਿਸੇ ਸੋਵਕ ਜਾਂ ਸੇਵਕਾ ਉਤੇ ਇਸ ਗਲੋਂ" ਪ੍ਰਸੰਨ ਨਹੀ” 
ਹੁੰਦੇ ਰਹੋ ਕਿ ਉਹ ਗੁਰ-ਸਿੱਖ ਜਾਂ ਗੁਰ-ਬੰਧਪ ਗੁਰੂ ਜੀ ਸੇਵਾ ਤਨ ਮਨੋ” ਕਿਸੇ ਮਾਤਰਾ 
ਵਿਚ ਕਰਦਾ ਹੈ । ਸਗੋ" ਸਮੁੱਚੇ ਤੌਰ ਤੋਂ ਯੋਗਤਾ, ਤਨ-ਮਨ ਦੀ, ਦਿਲ-ਦਿਮਾਗ਼ ਦੀ, 
ਆਧਿਆਤਮਕ ਤੇ ਧਾਰਮਕ ਬਿਰਤੀ ਦੀ ਯੋਗਤਾ, ਦੇਖੀ ਤੇ ਪਰਖੀ ਜਾਂਦੀ ਸੀ । 
ਪਰਖ ਦੀ ਇਸ ਕਸੌਟੀ ਨੂੰ ਗੁਰੂ ਨਾਨਕ ਦੇਵ ਹੀ ਸ਼੍ਰ ਕਰ ਗਏ ਸਨ । ਸੋ, ਗੁਰ- 
ਗੱਦੀ ਉਹ ਵਸਤ ਸੀ ਜੋ ਯੋਗ ਵਰ ਨੂੰ ਹੀ ਪ੍ਰਾਪਤ ਹੁੰਦੀ ਸੀ, ਜਿਵੇ" ਭਾਈ ਗੁਰਦਾਸ ਨੰ ਵੀ 
ਕਿਹਾ ਹੈ : "ਜਿਸ ਕੀ ਵਸਤ ਤਿਸੰ ਘਰ ਜਾਵੈ” । ਗੁਰੂ ਅਮਰ ਦਾਸ ਦਾ ਫਰਮਾਨ ਹੈ : 

ਪਰਾਈ ਅਮਾਣ ਕਿਉ ਰਖੀਐ, ਦਿਤੀ ਹੀ ਸਖ ਹੋਇ । 
ਗੁਰ ਕਾ ਸਬਦ ਗੁਰ ਥੈ ਟਿਕੇ ਹੌਰ ਥੈ ਪਰਗਟੁ ਨ ਹੋਇ । 
ਜੇ ਓਸ ਨਾਲ ਚਿਤ ਲਾਏ ਤਾ ਵਥ੍ਹ ਲਹੈ ਨਉ ਨਿਧਿ ਪਲੇ ਪਾਇ । 


22 


੨੫ 


`_6, _ਕੌਸਰ ਸਿੰਘ ਛਿੱਥਰ ਦੇ ਬੰਸਾਵਲੀ-ਨਾਮਾ ਅਨ੍ਸਾਰ ਬੀਬੀ ਭਾਨੀ ਨੇ ਗੁਰ੍ਹ-ਪਿਤ੧ ਤੋ“ ਇਰ 
ਵਰ ਮੰਗਿਆ 

ਜੌ ਦਿਤੀ ਹਏ) ਤਾਂ ਸ੍ਰ ਦਿੱਤ ਕਰ ਦੇਹੀ । 

ਸੱਢੀਆਂ ਦੇ ਘਰੋਂ" ਫੇਰ ਨ ਲੋ ਹਿ 11841 (ਚਰਨ ਤੀਜਾ) 


ਜੀਵਨੀ ਰ 13 


ਵਸਤੁ ਪਰਾਈ ਆਪ ਗਰਬ ਕਰੇਂ ਮ੍ਰਰਖ ਆਪੁ ਗਣਾਇ । 
(ਆਦਿ ਗ੍ਰੰਥ : 1249) 

ਸੋ, ਗੁਰ-ਗੱਦੀ ਦਾ ਆਧਾਰ ਇਸ ਸਾਖੀ ਨੂੰ ਬਨਾਉਣਾ ਕਿ ਗੁਰ ਅਮਰ ਦਾਸ 
ਅਸ਼ਨਾਨ ਕਰ ਰਹੇਂ ਸਨ, ਜਦ ਚੌਕੀ ਦਾ ਪਾਵਾ ਟੂਟਾ ਤੇ ਬੀਬੀ ਭਾਨੀ ਨੇ ਪਾਵੇ ਵਾਲੀ 
ਉਸ ਥਾਂ ਉਤੇ ਪੈਰ ਰਖ ਦਿੱਤਾ, ਜਿਥੋ“ ਇਕ ਮੋਖ ਦੇ ਚੁਭਣ ਕਰਕੇ ਬੀਬੀ ਜੀ ਦਾ ਪੈਰ 
ਲਹੂ-ਲੂਹਾਣ ਹੋਂ ਗਿਆ ਅਤੇ ਇਹ ਦੇਖਣ ਉਤੋ ਗੁਰੂ ਜੀ ਨੇ ਭਾਨੀ ਨੂੰ ਕੋਈ ਵਰ ਮੌਗਣ 
ਲਈ ਕਿਹਾ...ਗੁਰ-ਆਸ਼ੇ ਨਾਲ ਅਤੋਂ ਗੁਰ ਗੱਦੀ ਦੇਣ ਦੀ ਪਰਖ ਕਸਵਟੀ ਨਾਲ ਮੌਲ 
ਨਹੀ" ਖਾਂਦਾ । __ 

ਗੁਰ ਅਮਰ ਦਾਸ ਜੀ ਦੇ ਜਿਸ ਸੇਵਾ-ਭਾਵ ਤੇ ਯੋਗਤਾ ਦੇ ਕਾਰਨ ਆਪ ਨੂੰ ਗੱਦੀ 
ਮਿਲੀ ਉਸ ਬਾਰੇ ਤਾਂ ਸਭ ਜਾਣਦੇ ਹੀ ਹਨ ਅਤੇ ਇਹ ਹਕੀਕਤ ਵੀ ਕੋਈ ਗੁੱਝੀ ਨਹੀ” 
ਕਿ ਦਾਤੂ ਅਤੇ ਦਾਸ ਅਜਿਹੇ ਗੁਣਾਂ ਦਾ ਪਾਉ ਪਾਸੰਗ ਵੀ ਨਹੀ” ਸਨ। ਏਧਰ ਗੁਰੂ 
ਅਮਰ ਦਾਸ ਵੀ ਆਪਣੇ ਦੇਵਾਂ ਪੁੱਤਰਾਂ ਵਿਚੌ` ਕਿਸੇ ਨੂੰ ਇਸ ਮਹਾਨ ਪਦਵੀ ਦੇ ਯੌਗ 
ਨਹੀ” ਸਨ ਸਮਝਦੇ । ਮੋਹਨ ਜੀ ਤਾਂ ਸ਼੍ਰੂ ਤੋ ਹੀ ਮਸਤ ਫਕੀਰਾਂ ਵਾਂਗ ਬੜੀ ਬੇਪਰਵਾਹੀ 
ਦਾ ਜੀਵਨ ਬਤੀਤ ਕਰਦੇ ਸਨ, ਇਕਾਂਤ-ਵਾਸੀ ਸਨ ਅਤੇਂ ਕਦੇ ਸੰਗਤ ਵਿਚ ਆਕੇਵੀ 
ਨਹੀ” ਸਨ ਬੈਠਦੇ । 'ਸੂਰਜ ਪ੍ਰਕਾਸ਼' ਵਿਚ ਆਪ ਬਾਰੇ, ਕਿਹਾ ਗਿਆ ਹੈ : ''ਰਹੈ ਇਕੰਤ 
ਕੌਠਰੀ ਬੇਠਯੌ ।'' ਕਬੀਲਦਾਰ ਹੌਣ ਉਤੇ ਵੀ ਆਪ ਗ੍ਰਿਹਸਤ ਦੀ ਜ਼ਿੰਮੋਵਾਰੀ ਨਿਭਾਉਣ 
ਤੋ' ਸੰਕੇਚ ਕਰਦੇ ਸਨ ! ਉਹਨਾਂ ਤੋਂ” ਛੋਟੇ ਮੌੰਹਰੀ ਜੀ ਵਧੇਰੇ ਹੀ ਸੰਸਾਰੀ ਕਿਸਮ ਦੇ ਬੰਦੇ 
ਅਤੇ ਮਾਇਆ ਦੇ ਪ੍ਰੇਮੀ ਸਨ । ਦਰਬਾਰ ਵਿਚ ਆਈ ਹੋਈ ਰਸਦ ਅਤੇ ਪੈਸੇ ਦਾ ਪੂਰਾ 
ਪ੍ਰਾ ਹਿਸਾਬ ਰਖਦੇ ਸਨ। ਆਪ ਦੀ ਰੁਚੀ ਰਸਦ ਤੇ ਰਕਮ ਨੂੰ ਜੋੜਨ ਵੱਲ ਸੀ, ਜਦ 
ਕਿ ਗੁਰ ਜੀ ਦਾ ਕਹਿਣਾ ਸੀ ਕਿ ਰਜ਼ ਆਈ ਹੋਈ ਰਸਦ ਨੂੰ ਰੌਜ਼ ਹੀ ਖਤਮ ਕਰ ਦੇਣਾ 
ਹੈ ਅਤੇ ਮਾਇਆ ਨੂੰ ਜੌੜ ਕੇ ਨਹੀ ਨਹੀ” ਰੱਖਣਾ । ਇਕ ਵੌਰ ਗੁਰੁ ਜੀ ਨੇ ਟਕਿਆਂ ਦਾ 
ਵੱਡਾ ਸਾਰਾ ਢੇਰ ਲਗਾ ਕੇ ਮੌਹਰੀ ਜੀ ਨੂੰ ਗਿਣਨ ਲਈ ਲਾ ਦਿੱਤਾ ਅਤੇ ਬਾਦ ਵਿਚ ਆਪਣੇ 
ਹੱਥ ਦਿਖਾਉਣ ਲਈ ਕਿਹਾ । ਟਕੇ ਗਿਣਨ ਨਾਲ ਮੌਹਰੀ ਜੀ ਦੇ ਹੱਥ ਕਾਲੇ ਹੋ ਚੁਕੇ 
ਸਠ । ਗੁਰੂ ਜੀ ਨੇ ਕਿਹਾ ਕਿ ਮਾਇਆ ਇਕੱਠੀ.ਕਰਨ ਵਾਲ ਦਾ ਇਹੀ ਹਾਲ ਹ੍‌ੰਦਾ ਹੈ । 

ਏਸੇ ਪ੍ਰਸੰਗ ਵਿਚ ਕੁਝ ਵਧੌਰੋ ਦਿਲਚਸਪੀ ਵਾਲੀ ਗੱਲ ਇਹ ਹੈ ਕਿ ਗ੍ੁਰ-ਗੱਦੀ 
ਲਈ ਪਰਖ ਪਰੀਖਿਆ ਸੰਬੰਧੀ ਪਰਚਲਤ ਸਾਖੀਆਂ ਵਿਚੋ" ਇਕ ਸਾਖੀ ਅਜਿਹੀ ਹੈ ਜਿਸ 
ਦੀ ਸੰਰਚਨਾ ਲਹਿਣਾ ਜੀ ਅਤੋਂ ਜੌਠਾ ਜੀ ਦੀ ਪਰਖ-ਪਰੀਖਿਆ ਵਾਲੀਆਂ ਸਾਖੀਆਂ ਵਿਚ 
ਸਾਂਝੀ ਹੈ । ਉਹ ਇਸ ਪ੍ਰਕਾਰ ਹੈ : ਗੁਰ ਨਾਨਕ ਦੋਵ ਜੀ ਨੇਂ ਇਕ ਵਾਰ ਭਰ ਸਿਆਲ ਦੀ 
ਰਾਤੇ, ਜਦ ਜ਼ੋਰ ਦਾ ਮੀ'ਹ ਪੈ ਰਿਹਾ ਸੀ, ਆਪਣੇ ਪੁੱਤਰਾਂ ਲਖਮੀ ਚੰਦ ਅਤ ਸ੍ਰੀ ਚੰਦ 
ਨੂੰ ਇੱਕ ਢਹਿ ਚੁਕੀ ਕੰਧ ਬਨਾਉਣ ਲਈ ਕਿਹਾ, ਤਾਂ ਉਹਨਾਂ ਨੇ ਬਹਾਨੇ ਪਾ ਕੇ ਇਸ 
ਕੰਮ ਨੂੰ ਟਾਲ ਦਿੱਤਾ । ਤਦ ਗੁਰੂ ਜੀ ਨੇ ਭਾਈ ਲਹਿਣਾ ਨੂੰ ਇਸ ਕੰਮ ਲਈ ਹੁਕਮ 
ਕੀਤਾ ਤਾਂ ਲਹਿਣਾ ਜੀ ਨੇ ਮੀਂਹ ਅਤੇਂ ਪਾਲ ਦੀ ਪਰਵਾਹ ਨਾ ਕਰਦੇ ਹੋਏ, ਘਾਣੀ 
ਤਿਆਰ ਕਰਕੇ, ਕੰਧ ਦੀ ਲਿਪਾਈ ਕਰ ਦਿੱਤੀ ਸੀ । ਏਂਸੋ ਤਰਾਂ ਪਰਖ-ਪਰੀਖਿਆ ਦੀ 


14 ਗੁਰੂ ਰਾਮ ਦਾਸ 


ਆਖਰੀ ਕੜੀ ਦੇ ਤੌਰ ਤੇ ਗੁਰੂ ਅਮਰ ਦਾਸ ਜੀ ਨੰ ਆਪਣੇ ਦੌਵਾਂ ਜਵਾਈਆਂ, ਭਾਈ 
ਰਾਮਾ ਜੀ ਅਤੇ ਜੋਠਾ ਜੀ ਦੀ ਪਰੀਖਿਆ ਲਈ । ਇਹ ਦੋਵੇ" ਹੀ ਗੁਰ੍ਹ-ਘਰ ਦੀ ਸੇਵਾ 
ਕਰਦੇ ਸਨ । ਰਾਮਾ ਜੀ ਬੜੇ ਨੇਮ ਨਾਲ ਸੇਵਾ ਕਰਦੇ, ਪਰ ਜੇਠਾ ਜੀ ਦੀ ਸੰਵਾ ਨੌਮ ਦੀ 
ਵੀ ਸੀ ਤੇ ਪ੍ਰੰਮ ਦੀ ਵੀ। 
ਗਰ ਅਮਰ ਦਾਸ ਜੀ ਨੰ ਦਵਾਂ ਨੂੰ ਦੇ ਥੜ੍ਹੇ ਬਨਾਉਣ ਲਈ ਕਿਹਾ । ਦੋਵਾਂ ਨੇ 
ਆਪਣਾ ਆਪਣਾ ਥੜ੍ਹਾ ਬਣਾ ਲਿਆ ਤਾਂ ਗੂਰੂ ਜੀ ਨੇ ਇਹ ਥੜ੍ਹੋ ਦੇਖ ਕੇ ਇਹਨਾਂ ਨੂੰ ਢਾਉਣ 
ਦਾ ਹੁਕਮ ਦਿੱਤਾ, ਕਿਉਕਿ ਇਹ ਉਹਨਾਂ ਦੀ ਪਸੰਦ ਦੇ ਨਹੀ' ਬਣੇ ਸਨ। ਰਾਮਾ 
ਜੀ ਨੇ ਆਪਣੇ ਬਣਾਏ ਹੋਏ ਥੜ੍ਹੇ ਬਾਰੇ ਕਿਹਾ ਕਿ ਇਹ ਆਪ ਦੇ ਕਹੇਂ ਅਨੁਸਾਰ ਹੀ 
ਬਣਿਆ ਹੈ, ਜਦ ਕਿ ਜੋਠਾ ਜੀ ਨੇ ਅਜਿਹੀ ਕੋਈ ਗੱਲ ਨਾ ਕਹੀ । ਦੂਜੋ ਦਿਨ ਫੇਰ 
ਦੋਵਾਂ ਨੇ ਨਵੇ" ਸਿਰੇ ਤੋ ਥੜ੍ਹੇ ਬਣਾਏ, ਪਰ ਗੁਰੂ ਜੀ ਨੂੰ ਇਹ ਵੀ ਪਸੰਦ ਨਾ ਆਏ 
ਅਤੇ ਉਹਨਾਂ ਨੂੰ ਢਾ ਕੇ ਮੁੜ ਉਸਾਰਨ ਦਾ ਹੁਕਮ ਦਿੱਤਾ । ਰਾਮਾ ਜੀ ਨੇ ਤਾਂ ਇਹ ਦੌਖ 
ਕੇ ਆਪਣੀ ਮੇਹਨਤ ਦੇ ਅਜਾਈ” ਜਾਣ ਦਾ ਗਿਲਾ ਕੀਤਾ, ਪਰ ਜੇਠਾ ਜੀ ਨੇ ਕੋਈ 
ਸ਼ਿਕਾਇਤ ਨਾਂ ਕੀਤੀ ਅਤੇ ਕਿਹਾ ਕਿ ਮੈਰੀ ਮੱਤ ਹੀ ਥੋਹੜੀ ਹੈ ਤੋਂ ਗੁਰ ਜੀ ਦਾ ਆਦੇਸ਼ 
ਠੀਕ ਹੈ । ਤੀਜੇ ਦਿਨ ਫੋਰ ਥੜ੍ਹੇ ਬਣਾਏ ਗਏ ਅਤੇ ਗੁਰ ਜੀ ਨੋ ਫੇਰ ਪਹਿਲ ਦਿਨਾਂ ਵਾਲੀ 
ਗੱਲ ਹੀ ਕਹੀ ਕਿ ਇਹ ਠੀਕ ਨਹੀ ਬਣੇ । ਇਹ ਸੁਣ ਕੇ ਰਾਮਾ ਜੀ ਤਾਂ ਗੁਰ ਜੀ ਦੀ ਬ੍ਧੀ 
ਬਾਰੇ ਵੀ ਸ਼ੰਕਾ ਪ੍ਰਗਟ ਕਰਨ ਲਗ ਪਏ, ਪਰ ਜੇਠਾ ਜੀ ਨੇ ਗੁਰੂ ਜੀ ਦੀ ਰਾਏ ਨੂੰ ਖਿੜੋ-ਮੱਥੇ 
ਸਵੀਕਾਰ ਕੀਤਾ ਅਤੇ ਕਿਹਾ ਕਿ ਮੈ' ਤੁਛ ਬੁਧੀ ਵਾਲਾ ਹਾਂ । ਜੋਠਾ ਹੀ ਆਖਰ ਸੋਵਾ-ਭਾਵ 
ਦੀ ਅਜ਼ਮਾਇਸ਼ ਵਿਚ ਪੁਰੇ ਉਤਰੇ ਸਨ । 
ਸੁਕਜ-ਪ੍ਰਕਾਸ਼ ਦੇ ਕਰਤਾ ਦਾ ਕਹਿਣਾ ਹੈ ਕਿ ਗੁਰੂ ਜੀ ਨੰ ਏਸੇ ਤਰ੍ਹਾਂ ਬੀਬੀ ਭਾਨੀ 
ਦੀ ਵੀ ਅਜ਼ਮਾਇਸ਼ ਲਈ ਸੀ, ਜਦ ਇਕ ਦਿਨ ਉਸ ਨੂੰ ਕਿਹਾ ਕਿ ਜੇ ਰਾਮ ਦਾਸ ਗੁਜ਼ਰ 
ਜਾਏ ਤਾਂ ਉਹ ਕੀ ਕਰੇਗੀ) ? ਕੋਈ ਹੌਰ ਸਾਧਾਰਨ ਇਸਤਰੀ ਹੁੰਦੀ ਤਾਂ ਇਹ ਸੁਣ ਕੇ ਗੁੱਸਾ 
ਕਰਦੀ ਜਾਂ ਰੌਣ-ਧੌਣ ਲਗ ਜਾਂਦੀ । ਪਰ ਬੀਬੀ ਭਾਨੀ ਨੇ ਓਸ“ ਸਮੇ", ਗੁਰੂ ਪਿਤਾ ਦੀ ਗੱਲ 
ਸੁਣ ਕੌ, ਆਪਣੀ ਨਥ ਉਤਾਰ ਕੇ ਰਖ ਦਿੱਤੀ, ਜਿਸ ਦਾ ਮਤਲਬ ਇਹ ਸੀ ਕਿ ਉਹ 
ਇਸ ਭਾਣੇ ਨੂੰ ਰੱਬ ਦੀ ਰਜ਼ਾ ਸਮਝ ਕੇ ਸਵੀਕਾਰ ਕਰੇਗੀ । ਇਹ ਦੇਖ ਕੰ ਗੁਰੂ ਜੀ ਨੇ 
ਬੀਬੀ ਭਾਨੀ ਦੇ ਸਿਰ ਉਤੇ ਹੱਥ ਫੇਰਿਆ ਅਤੇ ਕਿਹਾ ਕਿ ਉਹ ਆਪਣੀ ਉਮਰ ਦੋ ਬਾਕੀ 
ਵਰ੍ਹੇ ਵੀ ਜੇਠਾ ਜੀ ਨੂੰ ਦੇ ਰਹੇ ਹਨ। ਇਸ ਦੇ ਬਾਦ ਗੁਰੂ ਜੀ ਬਾਉਲੀ ਸਾਹਿਬ ਵੱਲ 
ਗਏ, ਜਿਥੋਂ ਭਾਈ ਜੇਠਾ ਸੇਵਾ ਕਰ ਰਹੇ ਸਨ । ਗੁਰੂ ਜੀ ਨੇ ਬਾਬਾ ਬੁਢਾ ਨੂੰ ਕਹਿ ਕੇ ਜੇਠਾ 
ਜੀ ਦੇ ਸਿਰ ਤੱ" ਟੌਕਰੀ ਉਤਰਵ!ਈ ਅਤੇ ਆਪ ਨੂੰ ਗੁਰ-ਗੱਦੀ ਦੇਣ ਲਈ ਆਪਣੇ ਮਨ 
ਦੀ ਗੱਲ ਦੱਸੀ । ਇਹ ਸਣ ਕੇ ਜੇਠਾ ਜੀ ਕਹਿਣ ਲੱਗੇ ਕਿ ਮੰਨੂੰ ਸੇਵਾ ਦਾ ਦਾਨ ਹੀ ਦਿਉ 
ਅਤੇਂ ਗੱਈ ਮੌਹਰੀ ਜੀ ਨੂੰ ਦੇ ਦਿਉ । ਪਰ ਗੁਰੂ ਜੀ ਆਪਣਾ ਮਨ ਬਣਾ ਚੁਕੇ ਸਨ । ਓਸੇ 
ਸਮੇ" ਜੇਠਾ ਜੀ ਨੂੰ ਗੱਦੀ ਦੌਣ ਦੀ ਤਿਆਰ ਸੁਰ ਹੋ ਗਈ । 
ਭਰੇ ਦਰਬਾਰ ਵਿਚ ਤੀਜੋ ਗੁਰੂ ਜੀ ਨੇ ਕਿਹਾ ਕਿ 'ਧੁਰ ਲਿਖਿਆ ਲੇਖ ਰਜਾਇ 
ਜੀਓ' ਅਨੁਸਾਰ ਉਹ ਜੇਠਾ ਜੀ ਨੂੰ ਗੁਰ-ਗੱਦੀ ਦੋ ਰਹੇ ਹਨ, ਕਿਉਕਿ ਜੇਠਾ ਜੀ ਹੀ 


ਜੀਵਨ] ਰ 15 


ਮੌਰਾ ਭਾਵੀ ਰਰਪ ਹਨ। ਇਹ ਕਹਿਕੇ ਗੁਰ ਜੀ ਨੇ ਜੌਠਾ ਜੀ ਦੋ ਪੈਰਾਂ ਵਿਚ ਮੱਥਾ 
ਟੇਕਿਆ । ਇਸ ਤੋਂ” ਪਿਛੋ ਆਪਣੇ ਵੱਡੇ ਲੜਕੇ ਮੌਹਰੀ ਜੀ ਨੂੰ ਜੌਠਾ ਜੀ ਅੱਗੇ ਸਿਰ 
ਝਕਾਉਣ ਲਈ ਕਿਹਾ, ਪਰ ਉਸ ਨੇ ਇਸ ਗੱਦੀ ਉਤੇ ਆਪਣਾ ਹੱਕ ਦੱਸਦੇ ਹੋਏ ਨਾਂਹ 
ਕਰ ਦਿੱਤੀ ਅਤੇ ਕਮਲਿਆਂ ਵਾਂਗ ਉੱਚਾ-ਨੀਵਾਂ ਬੋਲਣਾ ਸ਼ੁਰੂ ਕਰ ਦਿੱਤਾ । ਇਸ ਤੌ ਬਾਦ 
ਮੌਹਨ ਜੀ ਨੂੰ ਨਵੇ" ਗੁਰ ਅੱਗੇ ਮੱਥਾ ਟੇਕਣ ਲਈ ਕਿਹਾ ਗਿਆ ਤਾਂ ਆਪ ਨੇ ਤੁਰੰਤ 
ਪਿਤਾ ਜੀ ਦੀ ਆਗਿਆ ਦਾ ਪਾਲਣ ਕੀਤਾ । ਮੋਹਨ ਜੀ ਦੇ ਪੋਤਰੇ ਬਾਬਾ ਸੁੰਦਰ ਜੀ 
ਨੇ ਰਾਮਕਲੀ ਰਾਗ ਦੀ ਸੱਦ ਵਿਚ ਆਪਣੇ ਪੜ-ਦਾਦਾ ਗੁਰੂ ਅਮਰ ਦਾਸ ਜੀ ਦੇ ਇਸ 
ਅਔਤਮ ਦਰਬਾਰ ਦਾ ਬਿਰਤਾਂਤ ਦੱਸਿਆ ਹੈ ਕਿ ਕਿਵੇ” ਤੀਜੋ ਗੁਰ ਜੀ ਨੇੰ ਕਿਹਾ ਕਿ ਮੇਰੇ 
ਚਲਾਣੇ ਉਤੇ ਕੌਈ ਰੋਣ-ਧੋਣ ਜਾਂ ਮਾਤਮ ਨਾ ਕੀਤਾ ਜਾਏ, ਕਿਉਕਿ ਉਹ ਇਕ ਅਟਲ 
ਨੇਮ ਅਨੁਸਾਰ ਚਲਾਣਾ ਕਰ ਰਹੇਂ ਸਨ : "ਜਿਸ ਨੂੰ ਆਪਣੇ ਮਿੱਤਰ ਦੀ ਇੱਜ਼ਤ ਚੰਗੀ 
ਲਗਦੀ ਹੈ ਉਹ ਆਪਣੇ ਮਿੱਤਰ ਦੇ ਇੱਜ਼ਤ ਪਾਉਣਾ ਉਤੇ ਖ੍ਰਸ਼ ਰੁੰਦਾ ਹੈ ।$" ਗੁਰੂ 
ਜੀ ਦਾ ਭਾਵ ਇਹ ਸੀ ਕਿ ਉਹਨਾਂ ਨਾਲ ਪਿਆਰ ਰਖਣ ਵਾਲਿਆਂ ਨੂੰ ਪ੍ਰਸੰਨ ਹੋਣਾ 
ਚਾਹੀਦਾ ਹੈ ਕਿ ਉਹ ਰੱਬ ਦੀ ਦਰਗਾਹ ਵਿਚ ਵਡਿਆਈ ਪਾਉਣ ਲਈ ਜਾ ਰਹੇਂ ਸਨ । 
ਆਪ ਨੂੰ ਆਪਣੀ ਮ੍ਰਿਤਕ ਦੇਹ ਬਾਰੇ ਹੌਣ ਵਾਲੀਆਂ ਰਸਮਾਂ, ਜਿਵੇ ਪਿੰਤ-ਦਾਨ, ਪੱਤਲ, 
ਕਿਰਿਆ, ਦੀਵਾ, ਫੁੱਲ, ਆਦਿ ਦੀ ਥਾਂ ਕੀਰਤਨ ਕਰਨ ਦੀ ਇਛਿਆ ਪ੍ਰਗਟ ਕੀਤੀ : 

ਹਰਿ ਕਥਾ ਪੜੀਐ ਹਰਿਨਾਮ਼ ਸੁਣੀਐ ਬੇੋਬਾਣ ਹਰਿ ਰੰਗ੍ਰ ਗੁਰ ਭਾਵਏ । 

ਪਿੰਡ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ । 

ਹਰਿ ਭਾਇਆ ਸਤਿਗ੍ਰਰ ਬੋਲਿਆ ਹਰਿ ਮਿਲਿਆ ਪੁਰਖ ਸੁਜਾਣ ਜੀਉ । 

(ਆਦਿ ਗ੍ਰੰਥ : 923) 
ਗੁਰਿਆਈ ਤੋ" ਬਾਦ 
ਗੁਰਿਆਈ ਮਿਲਣ ਤੌ” ਬਾਦ ਜਿਥੇ ਗ੍ਰਰ੍ਹ ਰਾਮ ਦਾਸ ਦਾ ਮਨ ਤੀਜੋਂ ਗੁਰ੍ਹ ਜੀ 

ਲਈ ਕਿਰਤਗਤਾ ਨਾਲ ਭਰਿਆ ਹੋਇਆ ਸੀ, ਇਸ ਦੇ ਨਾਲ ਹੀ ਆਪ ਦੇ ਜੋਤੀ ਜੌਤ 
ਸਮਾਉਣ ਦੇ ਕਾਰਨ ਪਿਆ ਵਿਛੰੜਾ ਵੀ ਅਸਹਿ ਸੀ । ਕਿਥੇ ਹਮ ਰੁਲਤੇ ਫਿਰਤੇ ਕੌਈ 
ਬਾਤ ਨ ਪ੍ਰਛਤਾ'` ਵਾ>) ਹਾਲਤ ਅਤੇ ਕਿਥੋ ਹਜ਼ਾਰਾਂ ਲੱਖਾਂ ਲੌਕਾਂ ਦੋ ਰ੍ਰਹਾਨੀ ਆਗੂ ਬਣਨ 
ਦਾ ਰੁਤਬਾ--ਇਹ ਕੜ 'ਗ੍ਰਰ ਸਤਿਗੁਰ ਸੰਗਿ ਕੀਰੇ ਹਮ ਥਾਪੇ' ਅਨੁਸਾਰ ਸੰਭਵ ਹੋਇਆ 
ਸੀ । ਗੁਰੂ ਰਾਮ ਦਾਸ ਦੇ ਮਨ ਵਿਚ ਸੰਜੌਗ-ਵਿਜੌਗ ਤੋ ਸ਼ੁਕਰਾਨੇ ਦੇ ਭਾਵਾਂ ਦੀਆਂ ਜੋ 
ਕਾਂਗਾਂ ਉਛਲੀਆਂ ਉਹਨਾਂ ਦੀ ਝਲਕ ਆਪ ਦੋ ਰਚੋ ਰਏ 'ਛਕੇ ਛੰਤ' ਵਿਚ ਮਿਲਦੀ ਹੈ : 

ਗੁਰਮੁਖਿ ਪਿਆਰੇ ਆਇ ਮਿਲੁ ਮੈਂ ਚਿਰੀ ਵਿਛੁੰਨੇ ਰਾਮ ਰਾਜੇ । 

ਮੋਰਾ ਮਨੂ ਤਨ ਬਹੁਤ ਬੈਰਾਗਿਆ ਹਰਿ ਨੈਣ ਰਸਿ ਭਿੰਨੇ । 

ਮੈ ਹਰਿ ਪ੍ਰਭ ਪਿਆਰਾ ਦਸਿ ਗੁਰ ਮਿਲਿ ਹਰਿ ਮਨ ਮੰਨੋ ॥ 

ਹਉ ਮ੍ਰਰਖ ਕਾਰੈ ਲਾਈਆ ਨਾਨਕ ਹਰਿ ਕੌਮੇ । 

(ਬੱਦ 3, ਛੌਤ 2) 

9. ਆਦਿ ਗ੍ਰੰਥ : 923 (ਏਥੇ ਤੁਕ ਦਾ ਭਾਵ ਪ੍ਰਗਟ ਕੀਤਾ ਗਿਆ ਹੈ) । 


16 ਗੁਰ ਰਾਮ ਦਾਸ 


ਗੁਰਿਆਈ ਮਿਲਦਿਆਂ ਹੀ ਗੁਰੂ ਰਾਮ ਦਾਸ ਇਕਾਂਤ-ਵਾਸ ਵਿਚ ਚਲੇ ਗਏ । ਇਹ 
ਮਨੋ-ਦਸ਼ਾ ਆਪਣੇ ਗੁਰੂ ਨਾਲੋ ਵਿਛੌੜੇ ਦੇ ਕਾਰਨ ਪੈਂਦਾ ਹੋਈ ਸੀ । ਇਸ ਤੋ ਪਹਿਲਾਂ 
ਵੀ ਗੁਰ ਔਗਦ ਦੇਵ ਅਤੇ ਗੁਰੂ ਅਮਰ ਦਾਸ ਜੀ ਦੀ ਇਸ ਤਰ੍ਹਾਂ ਦੀ ਮਨੰਦਸ਼ਾ ਦਾ 
_ ਜ਼ਿਕਰ ਆਉਦਾ ਹੈ, ਜਦ ਉਹਨਾਂ ਨੂੰ ਗੁਰਿਆਈ ਮਿਲੀ ਸੀ ਅਤੇ ਉਹ ਵੀ ਕ੍ਝ ਦਿਨਾਂ 
ਲਈ ਇਕਾਂਤ ਵਾਸੀ ਹੋਂ ਗਏ ਸਨ । ਗੁਰੂ ਨਾਨਕ ਦੇਵ ਜੀ ਦੇ ਚਲਾਣੇ ਤੌ ਬਾਦ ਗੁਰ 
ਅੰਗਦ ਦੇਵ ਜੀ ਦੀ ਅਜਿਹੀ ਅਵਸਥਾ ਦਾ ਪਤਾ ਆਪ ਦੇ ਇਸ ਸਲੱਕ ਤੋ" ਮਿਲਦਾ ਹੈ : 
ਜਿਸੁ ਪਿਆਰੇ ਸਿਉ ਨੇਹੁ ਤਿਸ ਆਗੈ ਮਰਿ ਚਲੀਐ । 
ਧ੍ਰਿਗੁ ਜੀਵਣੁ ਸੰਸਾਰਿ ਤਾ ਕੌ ਪਾਛੈ ਜੀਵਣਾ । (ਪੰਨਾ : 83) 
ਜਦ ਗੁਰ ਅੰਗਦ ਦੋਵ ਜੀ ਨੂੰ ਇਕਾਂਤ ਵਾਸ ਤੋ' ਬਾਹਰ ਲਿਆਉਣਾ ਸੀ, ਤਦ 
ਬਾਬਾ ਬੁਢਾ ਨੇ ਰਬਾਬੀ ਬਲਵੰਡ ਨੂੰ ਉਸ ਕੋਠੇ ਦੇ ਬਾਹਰ ਗੁਰੂ ਨਾਨਕ ਦੇਵ ਜੀ ਦਾ 
ਸ਼ਬਦ ਪੜ੍ਹਨ ਲਈ ਕਿਹਾ ਸੀ ਜਿਥੇ ਗੁਰੂ ਅੰਗਦ ਇਕਾਂਤ-ਵਾਸ ਕਰ ਰਹੇਂ ਸਨ ਅਤੇ ਜਿਸ 
ਨੂੰ ਸੁਣ ਕੇ ਗੁਰ ਜੀ ਬਾਹਰ ਆ ਗਏ ਸਨ । ਏਸੇ ਤਰ੍ਹਾਂ ਜਦ ਗੁਰੂ ਅਮਰ ਦਾਸ ਜੀ 
ਗੁਰਿਆਈ ਲੰਣ ਤੋਂ ਬਾਦ ਬਾਸਰਕੇ ਜਾਂ ਟਿਕੇ ਸਨ ਤਾਂ ਬਾਹਰਲੇ ਦਰਵਾਜ਼ੋ ਉਤੇ ਲਿਖ 
ਦਿੱਤਾ ਸੀ ਕਿ ਜੋ ਕੋਈ ਇਸ ਦਰਵਾਜ਼ੇ ਰਾਹੀ' ਦਰਸ਼ਨ ਕਰਨ ਦਾ ਜਤਨ ਕਰੇਗਾ ਉਹ 
ਮ਼ੈਰਾ ਸਿੱਖ ਨਹੀ” ਤੋ ਮੰ ਉਸ ਦਾ ਗੁਰੂ ਨਹੀ। ਤਦ ਵੀ ਬਾਬਾ ਬੁਢਾ ਨੇ ਰਸਤਾ 
ਲਭਿਆ ਸੀ ਅਤੋਂ ਕੌਠੇ ਦੇ ਪਿਛਲੇ ਪਾਸਿਉ” ਸੰਨ੍ਹ ਮਾਰ ਕੇ ਗੁਗ੍ਰ ਜੀ ਅੱਗੇ ਜਾਂ ਮੱਥਾਂ 
ਟੇਕਿਆ ਆਪ ਨੂੰ ਸੰਗਤ ਵਿਚ ਆਉਣ ਲਈ ਬੇਨਤੀ ਕੀੜੀ ਸੀ । -ਏਸੇ ਤਰ੍ਹਾਂ ਹੁਣ ਵੀ 
ਬਾਬਾ ਬੁਢਾ ਜੀ ਬਾਬਾ ਮੌਹਰੀ ਸਮੇਤ ਪ੍ਰਮੁਖ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਰਾਮ ਦਾਸ ਜੀ 
ਪਾਸ ਪੁੱਜੇ ਅਤੋਂ ਕਿਹਾ ਕਿ ਸੰਗਤਾਂ ਆਪ ਤੌ" ਬਗੈਰ ਕਈ ਦਿਨਾਂ ਤੋ ਵਿਆਕ੍ਲ ਚੋ 
ਰਹੀਆਂ ਹਨ । ਗੁਰੂ ਜੀ ਦੀ ਆਪਣੀ ਵੀ ਅਜਿਹੀ ਹਾਲਤ ਕਦੇ ਆਪਣੇ ਗੁਰੂ ਤੋਂ 
ਵਿਛੜ ਕੌ ਹੋਈ ਸੀ । ਇਸ ਕਰ ਕੇ ਉਹ ਸੰਗਤਾਂ ਦੀ ਦਸ਼ਾ ਦਾ ਅੰਦਾਜ਼ਾ ਲਗਾ ਸਕਦੇ 
ਸਨ ਕਿ ਗੁਰੂ ਤੋਂ ਵਿਛੜ ਕੇ ਸੰਗਤ ਦੀ ਕੀ ਹਾਲਤ ਹੋਈ ਹੋਏਗੀ । ਇਸ ਲਈ ਸੰਗਤ 
ਦੇ ਪ੍ਰਤਿਨਿਧਾਂ ਦੀ ਬੇਨਤੀ ਸੁਣ ਕੇ ਆਪ ਸੰਗਤ ਵਿਚ ਆ ਗਏ । 
ਦੂਜੇ ਤੋਂ ਚੌਥੇ, ਤਿੰਨਾਂ ਹੀ ਗੁਰੂਆਂ ਦੇ ਇਸ ਤਰ੍ਹਾਂ ਗੁਰਿਆਈ ਦੇ ਇਕ-ਦਮ 
ਬਾਦ ਇਕਾਂਤ-ਵਾਸ ਵਿਚ ਜਾਣ ਦੀਆਂ ਘਟਨਾਵਾਂ ਨੂੰ ਧਿਆਨ ਨਾਲ ਘੋਖਿਆ ਜਾਏ 
ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਇੱਕ ਤਾਂ ਉਹਨਾਂ ਲਈ ਆਪਣੇ ਪਰਮ ਪਿਆਰੇ ਗੁਰ 
ਦੇ ਵਿਛੌੜੌ ਦਾ ਸਦਮਾ ਬੜਾ ਬਲਵਾਨ ਹੁੰਦਾ ਸੀ ਦੂਜਾ ਕਾਰਨ ਇਹ ਵੀ ਚੌ ਸਕਦਾ 
ਹੈ ਕਿ ਇਹਨਾਂ ਤਿੰਨਾਂ ਹੀ ਗੁਰ੍ਆਂ ਨੂੰ ਗੱਦੀ ਮਿਲਣ ਸਮ ਉਹਨਾਂ ਦੇ ਆਪਣੇ ਪਰਮ- 
ਪੂਜ਼ ਗੁਰ ਦੀ ਸੰਤਾਨ ਵਲ ਵਿਰੌਧ ਦਾ ਸਾਹਮਣਾ ਕਰਨਾ ਪਿਆ। ਅਜਿਹੀ ਹਾਲਤ 
ਵਿਚ ਗੱਦੀ ਸੰਭਾਲਣ ਵਾਲ਼ਾ ਗ੍ਰਰ੍ਹ ਇਕਾਂਤ-ਵਾਸ ਵਿਚ ਜਾ ਕੇ ਇਹ ਨਿਰਣਾ ਵੀ ਕਰ 
ਸਕਦਾ ਸੀ ਕਿ ਸੰਗਤ ਅਤੇ ਗੁਰ-ਸਿੱਖਾਂ ਦੀ ਨਵੇ” ਗੁਰ੍ਹ ਨਾਲ ਕਿੰਨੀ ਇਕ-ਸੁਰਤਾ ਹੈ, 
ਜਾਂ ਇਹ ਕਿ ਵਿਦਾ ਹੌਣ ਵਾਲੋਂ ਗੁਰ ਦਵਾਰਾ ਸਥਾਪਤ ਕੀਤੇ ਨਵੇ” ਜਾਨਸ਼ੀਨ ਬਾਰੇ ਸੰਗਤ 
ਕੀ ਸੋਚਦੀ ਹੈ । ਇਸ ਹਾਲਤ ਵਿਚ ਰਹਿ ਕੇ ਇਹ ਵੀ ਜਾਣਿਆ ਜਾ ਸਕਦਾ ਸੀ ਕਿ 


ਜੀਵਨੀ 17 
ਕੌਈ ਗ੍ਰੂ-ਨਿੰਦਕ ਜਾਂ ਗੱਦੀ ਦੇ ਅਭਿਲਾਖੀ ਤੇ ਦਾਅਵੇਦਾਰ ਨਵੇ” ਗੁਰ ਬਾਰੇ ਕੀ ਗਤੀ- 
ਵਿਧੀ ਕਰਦੇ ਹਨ । ਦੂਜੇ, ਤੀਜੇ ਤੋ ਚੌਥੇ ਗੁਰੂਆਂ ਦੀ ਗੁਰਿਆਈ ਦੇ ਬਾਦ ਜਿਵੇ' ਗੱਦੀ- 
ਨਸ਼ੀਨ ਹੋਣ ਵਾਲੇ ਨਵੇ ਗੁਰੂ ਇਕਾਂਤ ਵਾਸ ਵਿਚ ਗਏ, ਸੰਗਤਾਂ ਉਹਨਾਂ ਦੇ ਵਿਛੌੜੇ 
ਵਿਚ ਬੌਚੌਨ ਹੋਣੀਆਂ, ਆਗੂ ਜਿੱਖਾਂ ਨੇ ਸੰਗਤ ਦੀ ਭਾਵਨਾ ਦੀ ਕਦਰ ਕਰਦੇ ਹੋਏ 
ਗੁਰੂਆਂ ਪਾਸ ਜਾ ਕੌ ਏਕਾਂਤ ਛਡਣ ਤੇ ਅਗਵਾਈ ਕਰਨ ਲਈ ਬੋਨਤੀ ਤੇ ਜੌਦੜੀ 
ਕੀਤੀ--ਇਹਨਾਂ ਗੱਲਾਂ ਤੌ" ਗੁਰ-ਗੱਦੀ ਦੇ ਲੌਕਵਾਦੀ ਸਰਪ ਅਤੋਂ ਗੁਰੂ ਤੋ ਸੰਗਤ ਦੇ ਚੰਦ 
ਚਕੌਰ ਵਾਲੋਂ ਸੰਬੰਧ ਦਾ ਪਤਾ ਮਿਲਦਾ ਹੈ । 
ਗੁਰ ਰਾਮ ਦਾਸ ਨੇ ਇਕਾਂਤ-ਵਾਸ ਦਾ ਸਮਾਂ ਬਿਰਹੋਂ" ਦੀ ਸੱਟ ਖਾ ਕੇ ਅਤੇ ਪ੍ਰੋਮ ਦੀ 
ਕਸਕ ਵਿਚ ਸਫਲ ਕੀਤਾ । ਇਸ ਦਾ ਪਤਾ ਬਿਰਹੋਂ ਦੀ ਸੱਟ ਖਾਣ ਵਾਲੋਂ ਨੂੰ ਹੀ ਹੁੰਦਾ ਹੈ, 
ਜਿਵੇ 'ਛਕੇ ਛੰਤ' ਵਿਚ ਕਿਹਾ ਗਿਆ ਹੈ : 
ਹਰਿ ਪ੍ਰੋਮ ਬਾਣੀ ਮਨ ਮਾਰਿਆ ਅਣੀਆਲੰ ਅਣੀਆ ਰਾਮ ਰਾਜੇ ॥ 
ਜਿਸ ਲਾਗੀ ਪੀਰ ਪਿਰਮ ਕੀ ਸੇ ਜਾਣੇ ਜਰੀਆ ॥ 
ਜੀਵਨ ਮੁਕਤਿ ਸੌ ਆਖੀਐ ਮਰਿ ਜੀਵੈ ਮਰੀਆ ॥ 
(ਬੰਦ 1, ਛੱਤ 2) 
ਕਿਹਾ ਜਾਂਦਾ ਹੈ ਕਿ ਇਰ ਬਾਣੀ ਗੁਰੂ ਜੀ ਨੇ ਇਕਾਂਤ-ਵਾਸ ਸਮੇ ਰਚੀ ਸੀ । ਸੰਗਤ 
ਵਿਚ ਆ ਕੇ ਗੁਰੂ ਜੀ ਨੇ ਜੌ ਪਹਿਲਾ ਸ਼ਬਦ ਪੜ੍ਹਿਆ, ਉਹ ਸੀ : 
''ਤੀਰਥ ਨਾਵਣ ਜਾਉ ਤੀਰਥ ਨਾਮ ਹੈ । 
ਤੀਰਥ ਸ਼ਬਦ ਬੀਚਾਰ ਔਤਰਿ ਗਿਆਨ ਹੈਂ ।' 
ਤੀਰਥਾਂ ਉਤੇ ਜਾਣ ਦਾ ਕੋਈ ਲਾਭ ਨਹੀ” । ਸੱਚਾ ਨਾਮ ਹੀ ਤੀਰਥ ਹੈ । ਸ਼ਬਦ ਦੇ ਵਿਚਾਰ 
ਨਾਲ ਹੀ ਗਿਆਨ ਅਤੇ ਤੀਰਥ ਦਾ ਮਹੱਤਵ ਪ੍ਰਾਪਤ ਹੋ ਜਾਂਦਾ ਹੈ । ਇਸ ਤਰ੍ਹਾਂ ਗੁਰ੍ਹ ਜੀ ਨੇ 
ਪਹਿਲੇ ਗੁਰ ਸਾਹਿਬਾਂ ਵਲੋ" ਕੀਤੇ ਗਏ ਉਪਦੇਸ਼ ਨੂੰ ਜਾਰੀ ਰਖਦ ਹੋਏ ਲੰਕਾਂ ਨੂੰ ਤੀਰਥਾਂ 
ਉਤ ਭਟਕਣ ਦੇ ਵਿਰ੍ਧ ਸੁਚੇਤ ਕੀਤਾ ਅਤੇ 'ਕਿਹਾ ਕਿ ਸ਼ਬਦ ਦੀ ਵਿਚਾਰ ਹੀ ਤੀਰਥ ਦੇ 
ਅਸ਼ਨਾਨ ਦੇ ਤੁਲ ਹੈ । ਅਜਿਹੀ ਵਿਚਾਰ ਹੀ ਬੰਦੇ ਨੂੰ ਗਿਆਨਵਾਨ ਬਣਾਉ”ਦੀ ਹੈ । 
ਕ੍ਰਝ ਦਿਨਾਂ ਬਾਦ ਜਦ ਸਿੱਧ ਗੂਰ੍ਹ ਜੀ ਨੂੰ ਮਿਲਣ ਲਈ ਆਏ, ਤਦ ਵੀ ਗੁਰ੍ਹ ਜੀ 
ਨੇ ਉਹਨਾਂ ਨਾਲ ਉਹੀ ਗੱਲਾਂ ਕੀਤੀਆਂ ਜੌ ਕਿਸੇ ਸਮੋ” ਗੁਰੂ ਨਾਨਕ ਦੋਵ ਜੀ ਨੇ ਉਹਨਾਂ 
ਦੇ ਵਡਰਿਆਂ ਨਾਲ ਕੀਤੀਆ ਸਨ ਕਿ ਉਹ ਸਮਜਾਕ ਜੀਵਨ ਤੋਂ' ਦੂਰ ਹੋ ਕੇ ਕਿਉ 
ਵਿਚਰਦੇ ਹਨ । ਲੌਕਾਂ ਨੂੰ ਜਦ ਸੱਚੇ ਗਿਆਨ ਦੀ ਲੌੜ ਹੈ, ਸੱਚੇ ਰਾਹ ਨੂੰ ਸਮਝਣ ਤੇ ਉਸ 
ਉਤ ਚੌਲਣ ਦੀ ਸਮਸਿਆ ਦਰਪੇਸ਼ ਹੈ ਤਾਂ ਉਹਨਾਂ ਨੂੰ ਕਰਾਮਾਤੀ ਸ਼ਕਤੀਆਂ ਤੇ ਰਿੱਧੀਆਂ 
ਸਿੱਧੀਆਂ ਦੇ ਚੱਕਰ ਵਿਚ ਫਸਾ ਕੇ ਗ੍ਰਮਰਾਹ ਕਿਉ” ਕੀਤਾ ਜਾਂਦਾ ਹੈ ? ਕਰਾਮਾਤਾਂ ਦੋ 
ਕਾਰਨ ਲਕ ਪ੍ਰਭੁ ਦੇ ਸ਼ਕਤੀ-ਰ੍ਪ ਨੂੰ ਦੇਖਦੇ ਹੋਏ ਆਪ ਵੀ ਸਾਕਤ ਹੋਣਾ ਚਾਹੁੰਦੇ ਹਨ । 
ਇਸ ਤਰ੍ਹਾਂ ਉਹ ਅਸਲੀ ਰਸਤੇ ਤੋ ਭਟਕ ਕੇ ਗਲਤ ਚੋਟਕਾ ਦਾ ਸ਼ਿਕਾਰ ਹੋ ਜਾਂਦੇ ਹਨ। 
ਅਸਲੀ ਰਸਤਾ ਸ਼ਬਦ ਨੂੰ ਗ੍ਰਹਿਣ ਕਰਨਾ, ਸ਼ਬਦ ਦੀ ਵਿਚਾਰ ਨਾਲ ਗਿਆਨਵਾਨ ਹੌਣਾ 
ਤੇ ਇਸ ਗਿਆਨ ਨੂੰ ਕਰਮ-ਖੌਤਰ ਵਿਚ ਲਿਆਉਣਾ ਹੈ। ਇਹ ਤਾਂਹੀ ਸੰਭਵ ਹੈ ਜੇ 


18 ਗੁਰੂ ਰਾਮ ਦਾਸ 


ਮਨੁੱਖ ਹੱਥੀ' ਕਿਰਤ ਕਰ, ਦਸਾਂ ਨਹੂਆਂ ਦੀ ਹੱਕ-ਹਲਾਲ ਦੀ ਕਮਾਈ ਕਰੇ, ਸੋਵਾ-ਭਾਵ 
ਰੱਖੋ ਅਤੇ ਦੂਜਿਆਂ ਦੇ ਮੁਕਾਬਲ ਤੇ ਆਪ ਸ਼ਕਤੀਵਾਨ (ਜਾਕਤ) ਰੋਣ ਦੀ ਥਾਂ ਸਭ ਦਾ 
ਭਲਾ ਚਿਤਵੇਂ ਤੋਂ ਸੰਗਤ ਦੀ ਸੋਵਾ ਕਰੋ । ਇਸ ਦਾ ਅਧਿਆਤਮਕ ਰੂਪ ਸਾਧ-ਸੰਗਤ ਦੀ 
ਸੇਵਾ ਹੈ। ਸਾਧ ਗੁਰੂ ਦਾ ਪ੍ਰਤੀਕ ਹੈ ਅਤੇ ਸੰਗਤ ਸਮਾਜ ਦਾ । ਸਿੱਖ ਸ਼ਬਦਾਵਲੀ ਵਿਚ 
ਗੁਰੂ ਘਰ ਦੀ, ਸੰਗਤ ਦੀ ਜਾਂ ਗੁਰੂ ਦੇ ਲੰਗਰ ਦੀ ਸੋਵਾ ਵੀ ਸਾਧ-ਸੰਗਤ ਦੀ ਸੋਵਾ ਦਾ 
ਹੀ ਦਰਜਾ ਨਾਮ ਹੈ । ਸਾਧ, ਸੰਗਤ, ਦਾ ਪ੍ਰਤੀਨਿਧ ਹੈ ਅਤੇ ਸੰਗਤ ਵਿਚ ਸਾਧ ਦੋ ਦਰਸ਼ਨ 
ਹੁੰਦੇ ਹਨ ਪਰ ਸਿੱਧਾਂ ਦੀ ਮਰਯਾਦਾ ਨੂੰ ਮੰਨਣ ਵਾਲਾ ਬੰਦਾ ਸੰਗਤ ਜਾਂ ਸਮਾਜ ਦੀਆਂ 
ਸਮਸਿਆਵਾਂ ਵਲੋਂ ਮੂੰਹ ਮੌੜ ਕੇ ਆਪ ਹੀ ਸਾਕਤ ਜਾਂ ਅੰਤਰਮੂਖੀ ਹੋਣ ਦੀ ਚੋਸ਼ਟਾ ਕਰਦਾ 
ਹੈ। ਇਸ ਤਰ੍ਹਾਂ ਆਪਣੇ ਔਦਰ, ਆਪਣੀ ਹਉ, ਆਪਣੇ ਮਨ ਵੱਲ ਹੀ ਧਿਆਨ ਕੇ“ਦਰਤ 
ਕਰਨਾ ਮਨਮੁਖਤਾ ਹੋ ਨਿਬੜਦਾ ਹੈ । ਸਮਾਜ ਵਿਚ ਕੁਝ ਵੀ ਹੁੰਦਾ ਰਹੇਂ, ਕਿਸੇ ਵੀ ਤਰ੍ਹਾਂ 
ਦੀਆਂ ਹਨੇਰੀਆਂ ਝੁਲਦੀਆਂ ਰਹਿਣ, ਜੋ ਵੀ ਵਾਧੇ-ਘਾਟੇ ਹੁੰਦੇ ਰਹਿਣ, ਭਾਵੇ' ਬਾਹਰ ਦੇ 
ਹਮਲਾਵਾਰ ਆ ਕੇ ਲਕਾਂ ਦੀ ਲੁਟ-ਮਾਰ ਕਰਨ, ਦੇਸ਼ ਉਤ ਕਾਬਜ਼ ਹੋ ਜਾਣ, ਸਾਕਤ-ਮਤ 
ਵਾਲ਼ੇ ਆਪਣੀ ਹਉ” ਵਿਚ ਹੀ ਗ੍ਰਸਤ ਰਹਿੰਦੇ ਤੇ ਆਪਣੇ ਹੀ ਮਨ ਦੀ ਸੱਧ ਵਿਚ ਵਿਚਰਦੇ 
ਹਨ । ਏਸੇ ਕਾਰਨ ਇਹ ਦੇਸ਼ ਸੰਕੜੋ ਸਾਲ ਤੱਕ ਆਤਮਕ-ਪਤਨ ਦੀ ਦਲਦਲ ਵਿਚ 


ਫਸਿਆ ਰਿਹਾ ਸੀ । 
ਗੁਰ ਕਾ ਚੱਕ 
___ ਧਹਿਲੇ ਤਿੰਨੋਂ ਗੁਰੂ ਵੱਖ ਵੱਖ ਥਾਵਾਂ ਤੌ" ਗੁਰ-ਗੱਦੀ ਦਾ ਸੰਚਾਲਨ ਕਰਦੋ ਰਹੇ । 
ਏਸੇ ਤਰ੍ਹਾਂ ਤੀਜੇ ਗੁਰੂ ਜੀ ਨੇ ਵੀ ਗੁਰੂ ਰਾਮ ਦਾਸ ਨੂੰ 'ਗੁਰ੍ਹ ਕਾ 'ਚੱਕ (ਅੰਮ੍ਰਿਤਸਰ) 
ਵਸਾਉਣ ਲਈ ਕਿਹਾ ਸੀ । ਕਰਤਾਰਪੁਰ ਤੋ" ਬਾਦ ਖੜ੍ਹੇਰ ਸਾਹਿਬ, ਫੇਰ ਗੋਇੰਦਵਾਲ ਅਤੇ 
ਫੇਰ ਗੁਰੂ ਕਾ ਚੱਕ--ਸਿੱਖ ਲਹਿਰ ਦੌ ਇਹ ਪਹਿਲੇ ਧੂਰੰ ਸਨ । ਹਰੇਕ ਧੁਰਾ ਪਹਿਲੇ ਧੁਰੇ 
ਤੱ' ਕੁਝ ਕੱਦਮ ਹੌਰ ਅਗਾਂਹ ਪੁੱਟਦਾ ਸੀ । ਕਰਤਾਰ ਪੁਰ ਵਿਚ ਸੋਗਤ ਜੁੜਨੀ ਸ਼ੁਰੂ ਹੋਈ 
ਸੀ । ਖਡ੍ਰ ਸਾਹਿਬ ਇਸ ਸੰਗਤ ਨੇ ਪੰਗਤ ਵਿਚ ਬੈਠਣਾ ਸ਼ਰਰੂ ਕੀਤਾ ਅਤੇਂ ਲੰਗਰ ਦੀ ਪ੍ਰਥਾ 
ਸ਼ੁਰੂ ਹੋਈ । ਗੋਇੰਦਵਾਲ ਵਿਖੇ ਲੰਗਰ ਦੇ ਨਾਲ ਬਾਉਲੀ ਦੀ ਉਸਾਰੀ ਵੀ ਹੋਈ ਅਤੇ 
ਫੱਖ ਵੱਖ ਥਾਵਾਂ ਤੇ ਸਿੱਖੀ ਦੇ ਪ੍ਰਚਾਰ ਲਈ ਮੰਜੀਆਂ ਕਾਇਮ ਕੀਤੀਆਂ ਗਈਆਂ । 
'ਗੁਰੂ ਕੇ ਚੱਕ' ਦੀ ਸਥਾਪਨਾ ਨਾਲ ਪਹਿਲੇ ਚਾਰ ਗੁਰੂਆਂ ਦੀ ਘਾਲਣਾ ਨੂੰ 
ਸਾਕਾਰ ਰੂਪ ਮਿਲਿਆ ਅੰਤੇ ਸਿੱਖ ਜੋਗਤ ਨੂੰ ਆਪਣਾ ਅਜਿਹਾਂ ਕੇ“ਦਰੀ ਸਥਾਨ ਪ੍ਰਾਪਤ 
ਰੋਇਆ ਜਿਥੇ ਕੋਈ ਵੀ ਆਪਣਾ ਨਿੱਜੀ ਹੱਕ ਨਹੀ” ਸੀ ਜਤਲਾ ਸਕਦਾ । 

ਇਹ ਇਕ ਵੱਡਾ ਭ੍ਰਲੌਖਾ ਹੈ ਕਿ ਅੰਮ੍ਰਿਤਸਰ ਸ਼ਹਿਰ ਉਸ ਥਾਂ ਉਤੇ ਵੱਸਿਆ ਹੋਇਆ 
ਹੈ ਜੋ ਜ਼ਮੀਨ ਅਕਬਰ ਨੇ ਬੀਬੀ ਭਾਨੀ ਦੇ ਨਾਮ ਉਤੇ ਦਿੱਤੀ ਸੀ । ਇਹ ਪਿੰਡ ਤਾਂ ਝਬਾਲ 
ਦੇ ਇਲਾਕੇ ਵਿਚ ਹਨ ਅਤੇ ਅਕਬਰ ਕੇ ਪੰਤਰੇ ਰਿ ਸ਼ਾਹ ਜਹਾਨ ਨੰ ਇਸ ਜਾਗੀਰ 
ਨੰ ਵਾਪਸ ਲੈਣ ਦਾ ਹੁਕਮ ਵੀ ਜਾਰੀ ਕੀਤਾ ਸੀ ।? ਪਰ ਹਰਿਮੰਦਰ ਸਾਹਿਬ ਦਾ ਨਕਸ਼ਾ 


ਵੈ 


ਤਤ ਲੇ 
੧0. ਸਤਿਬੀਰ ਜਿਘ : ਪੂਰੀ ਹੌਈ ਕਰਾਮਾਤ ਪੰਨਾ 111 


ਜੀਵਨੀ 19 


ਗੁਰੂ ਅਮਰਦਾਸ ਜੀ ਨੌ ਉਲੀਕ ਕੌ ਜੇਠਾ ਜੀ ਨੂੰ ਦਿੱਤਾ ਸੀ ਅਤੇ ਆਪ ਨਾਲ ਜਾਂ ਕੇ ਉਹ 
ਥਾਂ ਦੱਸੀ ਸੀ ਜਿਥੇ 'ਗੁਰੂ ਦਾ ਚੱਕ ਵਸਾਉਂਣਾ ਸੀ । ਇਹ ਜਗ੍ਹਾ ਪਿੰਡ ਤੁੰਗ ਦੇ ਲਾਗੇ ਸੀ, 
ਜਿਥੇ ਸਦੀਆਂ ਪ੍ਰਾਣਾ ਇਕ ਸਰੋਵਰ ਸੀ ਅਤੇ ਗੁਰ ਨਾਨਕ ਦੇਵ ਜੀ ਵੀ ਏਥੇ ਆਏ ਸਨ, 
ਜਬ ਬਾਬਾ ਬੁਢਾ ਨੂੰ ਆਪ ਨੇ ਇਸ ਸਰੋਵਰ ਦੀ ਪੁਰਾਤਨਤਾ ਬਾਰੇ ਦੱਸਿਆ ਸੀ । ਸਰਦਾਰ 
ਕਪ੍ਰ ਸਿੰਘ ਅਨੁਸਾਰ ਇਹ ਸਥਾਨ ਪ੍ਰਰਾਤਨ 'ਸਿੰਧ ਵਾਦੀ ਸਭਿਅਤਾ' ਦੇ ਠੀਕ 
ਵਿਚਕਾਰ ਹੈ । ਇਕ ਪੌਰਾਣਿਕ ਹਵਾਲੇ ਅਨ ਸਾਰ ਨਦੀ ਵਿਪਾਸਾ (ਬਿਆਸ) ਅਤੇ ਔਰਾਵਤੀ 
(ਰਾਵੀ) ਦੇ ਵਿਚਕਾਰ ਇਹ ਐਮ੍ਰਿਤ-ਕ੍ਰੌੰਡ (ਔਮ੍ਰਿਤਸਰ ਜਾਂ ਅੰਮ੍ਰਿਤ ਸਰੋਵਰ) ਹੈ ਜਿਸ ਦੀ 
ਪਵਿੱਤਰਤਾ ਨੂੰ ਬੋਧੀ ਪਰੰਪਰਾ ਵਿਚ ਵੀ ਸਵੀਕਾਰ ਕੀਤਾ ਗਿਆ ਹੈ ।'! ਇਸ ਕੁੰਡ ਬਾਰੇ 
ਪਹਿਲੇ ਗੁਰ ਜੀ ਨੇ ਗੁਰ ਅੰਗਦ ਦੋਵ ਨੂੰ ਵੀ ਦੱਸਿਆ ਸੀ । ਗੁਰੂ ਅਮਰਦਾਸ ਨੂੰ ਉਹ ਬੂਟੀ 
ਏਥੋਂ" ਹੀ ਲੱਭੀ ਸੀ ਜਿਸ ਨਾਲ ਗੁਰੂ ਅੰਗਦ ਦੋਵ ਜੀ ਦੇ ਅੰਗ੍ਰਠ ਦਾ ਜ਼ਖਮ ਠੀਕ ਹੋਇਆ 
ਸੀ । 

ਗੁਰੂ ਅਮਰ ਦਾਸ ਚੰਗੀ ਤਰ੍ਹਾਂ ਸਮਝਦੇ ਸਨ ਕਿ ਗੁਰਹ ਨਾਨਕ ਦੇਵ ਜੀ ਨੇ ਲਹਿਣਾ 
ਜੀ ਨੂੰ ਆਪਣਾ ਠਿਕਾਣਾ ਖਡੂਰ ਵਿਖੋ ਬਨਾਉਣ ਲਈ ਕਿਉ” ਕਿਹਾ ਸੀ, ਕਿਉਕਿ 
ਪਹਿਲੇ ਗੁਰੂ ਜੀ ਦੇ ਪੁੱਤਰਾਂ ਦੇ ਵਿਰੋਧ ਕਾਰਨ ਕਰਤਾਰਪੁਰ ਵਿਖੇ ਲਹਿਣਾ ਜੀ ਨੂੰ ਸਿੱਖੀ 
ਪਰਚਾਰ ਬਾਰੇ ਬੜੀਆਂ ਕਠਨਾਈਆਂ ਪੇਸ਼ ਆਉਣੀਆਂ ਸਨ । ਏਸੇ ਤਰ੍ਹਾਂ ਗੁਰੂ ਐਗਦ ਦੋਵ 
`ਨੇੰ ਅਮਰ ਦਾਸ ਜੀ ਨੂੰ ਗੋਇੰਦਵਾਲ ਵਸਾਉਣ ਲਈ ਕਿਹਾ ਸੀ, ਕਿਉਕਿ ਗੁਰੂ ਜੀ ਦੇ 
ਪੁੱਤਰ ਗੁਰਹ ਅਮਰ ਦਾਸ ਨੂੰ ਗੁਰਿਆਈ ਦੋਣ ਦੇ ਸਵਾਲ ਉਤੋਂ ਗੁਰੂ-ਵਰੌਧੀ ਹੋਏ ਬੈਠੇ ਸਨ । 
ਏਸੇ ਕਰਕੇ ਗੁਰ੍ਹ ਅਮਰ ਦਾਸ ਜੀ ਵੀ ਕਿਸੇ ਭਾਵੀ ਵਿਰੌਧ ਤੱ” ਨਿਸਚਿੰਤ ਹੌਣਾ ਚਾਹੁੰਦੇ 
ਸਨ । ਇਸ ਲਈ ਆਪ ਨੇ ਜੌਠਾਂ ਜੀ ਨੂੰ ਇਸ ਥਾਂ ਉਤੇ 'ਗੁਰ੍ਹ ਕਾ ਚੱਕ ਵਸਾਉਣ ਲਈ 
ਕਿਹਾ ਸੀ । 

ਅੰਮ੍ਰਿਤਸਰ ਗਜ਼ਟੀਅਰ' ਅਨੁਸਾਰ ਤੌਗ ਪਿੰਡ ਦੇ ਜ਼ਿਮੀਦਾਰਾਂ ਨੂੰ ਸੱਤ ਸੌ ਰੁਪਏ 
ਅਕਬਰੀ ਦੇ ਕੇ ਪੰਜ ਸੰ ਵਿਘੇ ਜ਼ਮੀਨ ਏਥੇ ਖਰੀਦੀ ਗਈ । ਗੁਰ੍ਹ ਅਮਰ ਦਾਸ ਜੀ ਦੇ 
ਚਲਾਣੇ ਤੋ ਇਕ ਸਾਲ ਪਹਿਲਾਂ ਹੀ 'ਗੁਰ੍ਹ ਕਾ ਚੱਕ' ਦੀ ਉਸਾਰੀ ਦਾ ਕੰਮ ਸ਼ੁਰ੍ਹ ਹੋ ਗਿਆ । 
(ਗਰ) ਰਾਮ ਦਾਸ ਜੀ ਨੇ ਅਰਦਾਸ ਕੀਤੀ ਅਤੇ ਪਹਿਲਾ ਟੱਕ ਲਗਾਉਣ ਦੀ ਰਸਮ ਬਾਬਾ 
ਬ੍ਢਾ ਜੀ ਦੇ ਹੱਥੀ" ਹੋਈ । ਸਭ ਕਿੱਤਿਆਂ ਦੇ ਪਰਿਵਾਰਾਂ ਨੂੰ ਏਥੇ ਵੱਸਣ ਲਈ ਸੱਦਿਆ 
ਗਿਆ । ਜਿਨ੍ਹਾਂ ਨੂੰ ਨੀਵੀਆਂ ਜਾਤਾਂ ਕਿਹਾ ਜਾਂਦਾ ਹੈ ਉਹਨਾਂ ਨੂੰ ਨਗਰ ਦੋ ਪੂਰਬੀ ਪਾਸੇ 
ਵੱਲ ਵਜਾਇਆ ਗਿਆ, ਜਦ ਕਿ ਇਸ ਤੋ ਪਹਿਲਾਂ ਸਾਰੇ ਪ੍ਰਾਤਨ ਸ਼ਹਿਰਾਂ ਵਿਚ ਉਹਨਾਂ 
ਨੂੰ ਪੱਛਮ ਵਾਲੋਂ ਪਾਸੇ ਵਸਾਇਆ ਜਾਂਦਾ ਸੀ ਕਿਉਕਿ ਬ੍ਰਾਹਮਣੀ ਮਰਯਾਦਾ ਅਨੁਸਾਰ 
ਸਵੇਰ ਸਾਰ ਪ੍ਰਰਬ ਵੱਲ ਮੂੰਹ ਕਰਕੇ ਮੱਥਾ ਟੇਕਿਆ ਜਾਂਦਾ ਹੈ, ਏਸੇ ਲਈ ਇਹਨਾਂ ਨੀਵੀਆਂ 
ਜਾਤਾਂ ਨੂੰ ਪ੍ਰਰਬ ਵੱਲ ਨਹੀ" ਸੀ ਵਸਾਇਆ ਜਾਂਦਾ ਪਰ ਹੁਣ ਇਹਨਾਂ ਨੀਵੀਆਂ ਜਾਤਾਂ ਨੂੰ 
ਵੀ ਉਚਾ ਉਠਾਉਣ ਲਈ ਸਨਾਤਨੀ ਨਮ ਦੀ ਉਲੰਘਣਾ ਕਰਕੇ ਇਹਨਾਂ ਨੂੰ ਪੂਰਬ ਵਾਲ 


11, £ਦੀ ਸਿੱਖ ਰੱਵ1ਉ”, ਅਕਤੂਬਰ 1977, ਪੰਨਾ 12 


20 ਗੁਰ ਰਅ ਦਸ 


ਪਾਸੋ ਥਾਂ ਦਿੱਤੀ ਗਈ । ਰ 
ਗੁਰ ਦੀ ਨਗਰੀ ਦੀ ਉਸਾਰੀ ਦਾ ਕੰਮ ਜੋਠਾ ਜੀ ਦੇ ਗੱਦੀ ਸੰਭਾਲਣ ਤੋ" ਇੱਕ ਸਾਲ 
ਪਹਿਲਾਂ 1573 ਵਿਚ ਸ਼ੁਰ੍‌ ਹੋ ਕੇ ਗੁਰੂ ਅਰਜਨ ਦੋਵ ਦੇ ਸਮ" ਤੱਕ ਜਾਰੀ ਰਿਹਾ। ਗੁਰ੍ਹ 
ਅਰਜਨ ਦੋਵ ਜੀ ਨੰ ਸੂਹੀ ਰਾਗ ਦੇ ਦੋ ਛੰਦਾਂ ਵਿਚ ਸਰੋਵਰ ਤੇ ਨਗਰ ਦੀ ਉਸਾਰੀ ਪ੍ਰੀ 
ਹੋਣ ਉਤੇ ਖੁਸ਼ੀ ਅਤੇ ਧੰਨਵਾਦ ਦਾ ਪ੍ਰਗਟਾਵਾ ਕੀਤਾ ਹੈ । ਪਹਿਲਾ ਛੰਤ 'ਅਬਚਲਿ ਨਗਰ 
ਗੋਬਿੰਦ ਗੁਰੂ ਕਾ ਨਾਲ ਆਰੰਭ ਹੁੰਦਾ ਹੈ ਅਤੋਂ ਦੂਜਾ ਇਸ ਪ੍ਰਕਾਰ ਹੈ : 
ਸੰਤਾਂ ਕੇ ਕਾਰਜਿ ਆਪਿ ਖਲੋ ਇਆ 
ਹਰਿ ਕੰਮ ਕਰਾਵਣਿ ਆਇਆ ਰਾਮ । 
_ ਧਰਤਿ ਸਹਾਵੀ ਤਾਲ ਸੁਹਾਵਾ 
ਵਿਚਿ ਐਮਿਿਤ ਜਲੁ ਛਾਇਆ ਰਾਮ । 
(ਆਦਿ ਗ੍ਰੰਥ : 783) 
ਸੋ ਇਸ ਸਰੋਵਰ ਅਤੇ ਨਗਰ ਦੀ ਉਸਾਰੀ ਵਿਚ ਪੰਜਾਂ ਗੁਰ੍ਹ ਸਾਹਿਬਾਂ ਦੀ ਕਲਪਨਾ 
ਅਤੇ ਘਾਲਣਾ ਦਾ ਕੇਵਲ ਸੁਮੋਲ ਹੀ ਨਹੀ` ਮਿਲਦਾ, ਸਗੌ' ਇਕ ਆਦਰਸ਼ ਅਧਿਆਤਮਕ 
ਨਗਰ ਬਾਰੇ ਇਹ ਭਗਤ ਰਵਿਦਾਸ ਦੀ ਕਲਪਨਾ ਦਾ ਵੀ ਪ੍ਰਤੀਕ ਹੈ ਜਿਸ ਅਨੁਸਾਰ ਆਪ 
ਬੇਗਮਪੁਰਾ ਸ਼ਹਿਰ ਦਾ ਨਕਸ਼ਾ ਇਸ ਤਰ੍ਹਾਂ ਪੇਸ਼ ਕਰਦੇ ਹਨ : 
ਬੇਗਮਪੁਰਾ ਸਹਰ ਕੌ ਨਾਉ । ਦੂਖ ਅਦਹੋਂ ਨਹੀ ਤਿਹਿ ਠਾਉ । 
ਨ ਤਸਵੀਸ਼ ਖਿਰਾਜੁ ਨ ਮਾਲ । ਖਉਫ ਨ ਖਤਾ ਨ ਤਰਸੁ ਜਵਾਲ । 
ਅਬ ਮੌਹਿ ਖੁਬ ਵਤਨ ਗਹ ਪਾਈ । ਉਹਾਂ ਖੌਰਿ ਸਦਾ ਮੇਰੇ ਭਾਈ । ਰਹਾਉ । 
ਕਾਇਮ ਦਾਇਮੁ ਸਦਾ ਪਾਤਿਸਾਹੀ । ਦੌਮ ਨ ਸੌਮ ਏਕ ਸੌ ਆਹੀ.। 
ਆਬਾਦਾਨ ਸਦਾ ਮਸਹੁਰ । ਉਹਾਂ ਗਨੀ ਬਸਹਿ ਮਾਮ੍ਰ ।' 
ਤਿਉ ਤਿਉ ਸੈਲ ਕਰਹਿ ਜਿਉ ਭਾਵੇ । ਮੰਹਰਮ ਮਹਲ ਨ ਕੌ ਅਟਕਾਵੋ । 
ਕਹਿ ਰਵਿਦਾਸ ਖਲਾਸ ਚਮਾਰਾ । ਜੋ ਹਮ ਸਹਰੀ ਸੋ ਮੀਤੁ ਹਮਾਰਾ ॥ 
(ਆਦਿ ਗ੍ਰੰਥ : ਪੰਨਾ 345) 
ਇਹ ਇੱਕ ਖਲਾਸ ਹੋਏ, ਵਰਗ-ਸਮਾਜ ਦੇ ਦੁਖ-ਅਦੌਂਹ ਤੋ ਮੁਕਤ ਹੋਏ ਗਰੀਬ 
ਭਗਤ ਦਾ ਸੁਪਨਾ ਸੀ ਜੋ 'ਗੁਰ੍ਹ ਕਾ ਚੱਕ' ਜਾਂ 'ਚੱਕ ਗੁਰੂ ਰਾਮਦਾਸ' ਅਤੇ ਇਸ ਦੇ “ਹਰਿ 
ਮਦਰ” ਦੀ ਸ਼ਕਲ ਵਿਚ ਸਾਕਾਰ ਹੋਇਆ ਜਿਸ ਦੇ ਦਰਵਾਜ਼ੋ ਚਾਰੇ ਦਿਸ਼ਾਵਾਂ ਵਿਚ ਚਾਰੇ 
ਵਰਨਾਂ ਲਈ ਖੁਲ੍ਰੰ ਸਨ । ਇਸ ਨਗਰ ਵਿਚ ਨਾ ਕੋਈ ਜਜ਼ੀਆ ਸੀ, ਨਾ ਜ਼ਕਾਤ; ਨਾ ਕੋਈ 
ਜੁਰਮਾਨਾ, ਨਾ ਭੋਦ-ਭਾਵ । ਦਸਾਂ ਨਹੁਆਂ ਦੀ ਕਿਰਤ ਕਰਨੀ ਹੀ ਪਰਮ-ਧਰਮ ਸੀ । ਸੰਨ 
1731 ਤੋ' ਬਾਦ ਜਦ ਮੁਗਲਾਂ ਦਾ ਜ਼ੌਰ-ਜ਼ੁਲਮ ਇਸ ਇਲਾਕੇ ਵਿਚ ਸ਼੍ਰਹ ਹੋਇਆ 
ਤਾਂ ਪਹਿਲੀ ਫੇਰ ਥਾਣਾ 1734 ਵਿਚ ਬਠਾਇਆ ਗਿਆਂ । ਇਸ ਤੋਂ ਪਹਿਲਾਂ ਨਾ ਕੋਈ 
ਪੁਲਿਸ ਚੌਕੀ ਸੀ, ਨਾਂ ਕੋਈ ਬਾਣਾ । ਅੰਮ੍ਰਿਤਸਰ ਦਾ ਆਪਣਾ ਦਰੌਗਾ ਹੈਦਾ ਸੀ ਜਿਸ 
ਦੀ ਨਿਯੁਕਤੀ ਉਥੋਂ ਦੇ ਪੰਚ ਕਰਦੇ ਸਨ । ਕ੍ਰਨਿੰਘਮ ਦੱਸਦਾ ਹੈ ਕਿ ਪਹਿਲੀ ਵੇਰ "ਸਚਾ 
ਪਾਤਸ਼ਾਹ ਗੁਰੂ ਰਾਮ ਦਾਸ ਜੀ ਨੂੰ ਹੀ ਕਿਹਾ ਗਿਆ । ਉਹ ਇਸ ਲਈ ਕਿਊਕਿ 


ਜੀਵਨੀ 21 


ਦੁਨਿਆਵੀ ਪਾਤਸ਼ਾਹਾਂ ਨੂੰ ਲੌਕ ਝਨੇ ਪਾਤਸ਼ਾਹ ਸਮਝਦੇ ਸਨ । ਰ 

ਇਤਿਹਾਸਕਾਰ ਲਤੀਫ ਨੇ ਕਿਹਾ ਹੈ ਕਿ ਇਕ ਕੇ'ਦਰੀ ਸਥਾਨ ਦੇ ਤੌਰ ਤੋ 
ਅੰਮ੍ਰਿਤਸਰ ਦੀ ਉਸਾਰੀ ਕਰ ਕੇ ਗੁਰ ਰਾਮਦਾਸ ਨੇ ਇਕ ਕੌਮ ਦੇ ਤੌਰ ਤੇ ਸਿੱਖਾਂ ਦੀ 
ਭਾਵੀ ਵਡਿਆਈ ਦੀ ਨੀ'ਹ ਰਖ ਦਿੱਤ, ਕਿਉਕਿ ਉਹ ਆਪਣੇ-ਇਸ਼ਟ ਦੀ ਇਕ ਸਾਂਝੀ 
ਥਾਂ ਉਤੇ ਮਿਲ ਸਕਦੇ ਸਨ । ਇਸ ਤਰ੍ਹਾਂ ਇਕ ਸਾਂਝੇ ਕੌਮੀ ਵਿਰਸੌ ਦੀ ਉਸਾਰੀ ਹੋਈ 
ਜਿਸ ਦੀ ਰੱਖਿਆ ਲਈ ਗੁਰੂ ਅਰਜਨ ਦੋਵ ਤੇ” ਲੈ ਕੇ ਭਾਈ ਮਨੀ ਸਿੰਘ ਤੱਕ ਅਤੇ ਹੁਣ 
ਤੱਕ ਵੀ ਅਨੇਕਾਂ ਸਿੱਖਾਂ ਨੂੰ ਕੁਰਬਾਨੀਆਂ ਦਿੱਤੀਆਂ । ਅਗ੍ਰੇਜ਼ਾਂ ਦੇ ਪੰਜਾਬ ਵਿਚ ਆਉਣ 
ਦੇ ਸਮੋ” ਤੱਕ ਦਰਬਾਰ ਸਾਹਿਬ ਦੀ ਪ੍ਰਬੰਧਕ ਕਮੋਟੀ ਹੀ ਸਾਰ ਨਗਰ ਦੀ ਪਾਲਿਕਾ ਦਾ 
ਕੌਮ ਕਰਦੀ ਸੀ । ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਦਰਬਾਰ ਸਾਹਿਬ ਦੇ ਮੁਖੀ, 
ਗਿਆਨੀ ਤੋਂ ਗ੍ਰੰਥੀ ਸਦਾ ਹੀ ਪੂਜਾ, ਭੇਟਾ ਤੇ ਜਾਗੀਰਾਂ ਕਬ੍ਲ ਕਰਨ ਤ' ਨਾਂਹ ਕਰਦੇ - 
ਰਹੇ ।? ਰ 

ਸ਼ੁਰੂ ਤੋ ਹੀ ਗੁਰੂ ਰਾਮ ਦਾਸ ਜੀ ਨੇ ਮੰਜੀਦਾਰਾਂ ਨੂੰ ਇਹ ਤਾੜਨਾ ਕੀਤੀ ਹੋਈ ਸੀ 
ਕਿ ਉਹ ਕੌਈ ਆਪ-ਹੁਦਰੀ ਗੱਲ ਨਾ ਕਰਨ, ਸਗ” ਗੁਰੂ ਦੇ ਸ਼ਬਦ ਦਾ ਸਹੀ ਸੰਦੇਸ਼ ਆਮ 
ਲੰਕਾਂ ਤੱਕ ਲਿਜਾਣ, ਕਿਉਕਿ ਜੇ ਪੋੜ ਦਾ ਮੁਢ ਹੀ ਨੁਕਸਦਾਰ ਹੋਵੇ ਤਾਂ ਡਾਲਾਂ ਪ੍ਰਫੂਲਤ 
ਨਹੀ” ਹੋ ਸਕਦੀਆਂ ।£ ਗ੍ਰ੍ਹ ਜੀ ਨੇ ਕਿਹਾ ਕਿ ਸਿੱਖਾਂ ਸਭ ਥਾਈ” ਮੌਜ਼ੀਦਾਰਾਂ ਦਾ ਆਦਰ 
ਕਰਦੇ ਹਨ, ਕਿਉਕਿ "ਕੋਈ ਕਰਿ ਗਲ ਸੁਣਾਵੈ ਹਰਿ ਨਾਮ ਕੀ ਸੰ ਲਗ ਗੁਰ ਸਿਖਾ 
ਮਨਿ ਮਿਠਾ, ਪਰ ਇਹ ਨਹੀ” ਭੂਲਣਾ ਚਾਹੀਦਾ ਕਿ ਗੁਰਬਾਣੀ ਦੀ ਭਾਵਨਾ ਦੇ ਵਿਰੁਧ 
ਜੋ ਕੋਈ ਗੁਰੁ ਦੋ ਜਿੱਖਾਂ ਪਾਸ" ਕੌਮ ਕਰਾਏਗਾ, ਆਪਣੀ ਹੀ ਰੀਤ ਚਲਾਉਣ ਦਾ ਜਤਨ 
ਕਰੇਗਾ ਤਾਂ ਸਿੱਖ ਉਸ ਦੇ ਨੇੜੋ ਨਹੀ` ਲੱਗਣਗੇ ਅਤੇ ਉਹ ਆਪ ਵੀ ਦੁਖੀ ਹਵੇਗਾ । 

ਭਾਈ ਗੁਰਦਾਸ ਮੁਗਲ ਰਾਜ ਦੀ ਰਾਜਧਾਨੀ ਆਗਰੇ ਦੇ ਮੌਜੀਦਾਰ ਸਨ । ਇਸ 
ਤੋ" ਪਤਾ ਲਗਦਾ ਹੈ ਕਿ ਕਿਸ ਤਰ੍ਹਾਂ ਦੇ ਜ਼ਿੰਮੋਵਾਰ ਅਤੇ ਪ੍ਰਤਿਭਾ ਰਖਣ ਵਾਲਿਆਂ ਨੂੰ 
ਮੰਜੀਦਾਰ ਨਿਯੁਕਤ ਕੀਤਾ ਜਾਂਦਾ ਸੀ। . 
ਨਵੇ“ ਮਨੁੱਖ ਦਾ ਜਨਮ 

ਗੁਰੂ ਨਾਨਕ ਦੋਵ ਨੇ ਪਤਨਸ਼ੀਲ ਸਮਾਜ ਨੂੰ ਸੁਰਜੀਤ ਕਰਨ ਲਈ ਨਵੇੱ' ਆਦਰਸ਼ 
ਦੇ ਪਰਨੇ ਪਾਏ ਸਨ, ਜਿਸ ਨੂੰ ਗੁਰੂ ਸਾਹਿਬ ਨੇ 'ਪਾਰਬ੍ਰਹਮ ਦਾ ਪੰਥ' ਕਿਹਾ ਅਤੇ ਜਿਸ 
ਲਈ ਸਾਰੇ ਗੁਰੂ ਤੇ ਸਿਦਕੀ ਸਿੱਖ ਘਾਲਣਾ ਘਾਲਦੇ ਰਹੇ । ਇਸ ਦੇ ਫਲ-ਰ੍ਰਪ ਹੀ ਇਕ 


12. “'੍ਰਸਿੱਧ ਮਿਸਾਲ ਭਾਈ ਪ੍ਰੇਮ ਸਿੰਘ ਲੋੱਗੋਵਾਲ ਦੀ ਹੈ । ਸਰਕਾਰ ਐਗ੍ਰਜ਼) ਨੇ ਉਹਨਾਂ ਨੂੰ ਇਕ 
ਪਿੰਡ ਦੇਣਾ ਚਾਹਿਆਂ ਤਾਂ ਭਾਈ ਨੇ ਉੱਤਰ ਭੰਜਿਆ : “ਟੋਪੀ ਵਾਲ ਦਾ ਦਿੰਤਾ ਹੋਇਆ ਨਹੀ” 
ਲੈਣਾ । ਨ ਹੀ ਸਲਾਮ ਕਰਾਂਗੇ ਤੇ ਨਾ ਹੀ ਤਾਬਿਆਦਾਰੀ ਉਠਾਵਾਂਗੇ ।”...ਆਜ਼ਾਦੀ ਦੀ ਸ਼ਮ੍ਰਾ 
ਜਲ੍ਹਿਆਵਾਲੇ ਬਾਗ ਸ੍ਰੀ ਅਮ੍ਰਿਤਸਰ ਤੋ” ਹੀ ਰੱਸ਼ਨ ਹੋਈ । ਅਕਾਲੀ ਲਹਿਰ ਦਾ ਮੁੱਢ ਵੀ ਇਥੋ" ਹ 
ਬੱਝਾ ਤੇ ਗੁਰਦਵਰੇ ਫੇਰ ਸਰਬੱਤ ਖ਼'ਲਸਾ ਜੀ ਦੇ ਪ੍ਰਬੋਧ ਹੋਠ ਹੋਏ ।” (ਪੂਰੀ ਹੋਈ ਕਰਾਮ'ਤਿ । 
ਪੰਨਾ 122) ਰ 

13, “ਪੇਡ ਮੰਢਾਹੂੰ ਕਟਿਆ ਤਿਸ ਡਾਲ ਸੁਕਦੇ ।! 


22 ਗੁਰ ਰਾਮ ਦਾਸ 


ਨਵੀ” ਕਿਸਮ ਦੇ ਮਨੁੱਖ ਦੀ ਸਿਰਜਣਾ ਹੋਈ । ਇਸ ਨਵੇਂ ਮਨੁੱਖ ਦੀ ਕਲਪਣਾ ਗਰ 
ਨਾਨਕ ਦੋਵ ਨੇ ਇਹਨਾਂ ਸ਼ਬਦ ਵਿਚ ਕੀਤੀ ਸੀ : 
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ । 
ਜਿਨਿ ਮਾਣਸ ਤੇ ਦੇਵਤੋਂ ਕੀਏ ਕਰਤ ਨ ਲਾਗੀ ਵਾਰ । 
ਗਰ ਰਾਮ ਦਾਸ ਦੋ ਸਮਕਾਲੀ ਭਾਈ ਗੁਰਦਾਸ ਨੇ ਅਜਿਹੇ ਮਨੁੱਖ (ਗੁਰਮੁਖ) ਦੀ 
ਰਹਿਤ-ਬਹਿਤ, ਉਸ ਦੀ ਕਥਨੀ ਤੌ ਕਰਨੀ ਦੀਆਂ ਵਿਸ਼ੋਸ਼ਤਾਈਆਂ ਆਪਣੀਆਂ ਵਾਰਾਂ 
ਵਿੱਚ ਦੱਸੀਆਂ ਹਨ । ਆਪਣੀ ਗਿਆਰ੍ਹਵੀ ਵਾਰ ਵਿਚ ਆਪ ਨੇ ਅਜਿਹੇ ਗੁਰਮੁਖਾਂ ਦੇ 
ਨਾਮ ਵੀ ਗਿਣੇ ਹਨ ਜੋ ਗੁਰ ਸਾਹਿਬਾਂ ਵੇਲੇ ਹੋਏ ।“ ਗੁਰੂ ਸਾਹਿਬਾਂ ਦੀ ਬਾਣੀ ਨੇ ਉਹਨਾਂ 
ਦੇ ਮਨ ਵਿਚੋ ਮੌਤ ਦਾ ਡਰ ਕੱਢ ਕੇ ਸੱਚਾ ਜੀਵਨ ਜੀਉਣ ਦੀ ਜਾਚ ਦੱਸੀ ਅਤੇ ਕਿਹਾ 
ਕਿ, 'ਸੋ ਡਰੇ ਜੋ ਪਾਪ ਕਮਾਵਦਾ ਧਰਮੀ ਵਿਗਸੌਤ । ਇਹ ਤਾਂ ਹੀ ਸੰਭਵ ਹੋ ਸਕਦਾ ਸੀ 
ਜੋ ਜਾਗਿਆ ਹੋਇਆ ਮਨੁੱਖ ਆਪਣੇ ਆਦਰਸ਼ ਦੀ ਖਾਤਰ ਜਾਨ ਦੇਣ ਲਈ ਤਤਪਰ 
ਹੌਵੇ : 
'ਉਨਿ ਸਤਿਗੁਰ ਆਗੇ ਸੀਸ ਨ ਬੋਚਿਆ ਓਇ ਆਵਹਿ ਜਾਹਿ ਅਭਾਗੇ ।'' 
ਅਜਿਹੀ ਪ੍ਰਾਪਤੀ ਲਈ ਜ਼ਰੂਰੀ ਹੈ ਕਿ ਮਨੁੱਖ ਰੱਬ ਦੀ ਰਜ਼ਾ ਵਿੱਚ ਰਹਿੰਦਾ ਹੋਇਆ 
ਨਿਸਚਿੰਤ ਜੀਵਨ ਬਤੀਤ ਕਰੇ ਅਤੇ ਉਸ ਤੱ" ਛੁਟ ਹੌਰ ਕਿਸੇ ਦੀ ਆਸ ਨਾ ਰਖੋ : 
---“ਨ ਕਰਿ ਚਿੱਤਾ ਚਿੰਤਾ ਹੈ ਕਰਤੇ ' 
--ਹਰਿ ਬਿਨ ਕੋਈ ਮਾਰਿ ਜੀਵਾਲ ਨ ਸਕੇ 
ਮਨ ਹੋਇ ਨਚਿੰਦ ਨਿਸਲ ਹੋਇ ਰਹੀਐ ।? 
ਨਿਸਚਿੰਤ ਹੌਣਾ ਤਾਂ ਹੀ ਸੰਭਵ ਹੈ ਜੇ ਮਨੁੱਖ ਮੌਹ ਮਾਇਆ ਤੌਂ“ ਦੂਰ ਰਹੇਂ । ਇਹ 
ਮੋਹ ਮਾਇਆ ਹੀ ਹਉਮੈ ਅਤੇ ਧੜਿਆਂ ਨੂੰ ਜਨਮ ਦੇ'ਦੀ ਹੈ ਅਤੇ “ਸਭ ਧੜੇ ਮਾਇਆ ਮੋਹ 
ਪੁਸਾਰੀ' ਹਨ। ਏਸੇ ਲਈ ਮਨ ਦਾ ਹਠ ਅਤੇ ਕ੍ਰੋਧ ਕਰਨ ਵਿਰੁਧ ਆਪ ਨੇ ਮਨੁੱਖ ਨੂੰ 
ਸੁਚੇਤ ਕੀਤਾਂ : ਰ੍ 
--ਮਠ ਹਠਿ ਕਿਨ ਨ ਪਾਇਆ 
--ਓਨ੍ਹਾਂ ਪਾਸ ਦੁਆਸ ਨ ਭਿਟੀਐ ਜਿਨ ਅੰਤਰਿ ਕ੍ਰੋਧ ਚੰਡਾਲ । 
ਇਹ ਕੇਵਲ ਕਹਿਣ ਦੀਆਂ ਗੱਲਾਂ ਹੀ ਨਹੀ” ਸਨ । ਗੁਰੂ ਜੀ ਦਾ ਆਪਣਾ ਸਾਰਾ 
ਜੀਵਨ ਕਥਨੀ ਤੇ ਕਰਨੀ ਦਾ' ਸ਼ੁਮੋਲ ਸੀ । ਗੁਰਿਆਈ ਮਿਲਣ . ਬਾਅਦ ਲਾਹੌਰ ਦੀਆਂ 
ਸੰਗਤਾਂ ਦੇ ਕਹਿਣ ਉਤੇ ਆਪ ਉਹਨਾਂ ਨੂੰ ਮਿਲਣ ਲਈ ਗਏ ਤਾਂ ਆਪਣੇ ਜੱਦੀ ਮਕਾਨ 
ਨੂੰ ਲਾਹੌਰ ਦੀ ਸੰਗਤ ਲਈ ਧਰਮਸਾਲ ਬਣਾ ਦਿੱਤਾ । 
ਅਕਬਰ ਬਾਦਸ਼ਾਹ ਜਦ 1579 ਵਿਚ ਕਾਬਲ ਦੀ ਮੁਹਿੰਮ ਤੋ" ਮੁੜਦਾ ਹੋਇਆ 


ਦਾ ਰਿ ਰ੍ 

੧4. ਇਹਨਾਂ ਵਿਚ ਭ/ਈ ਅਦਲੀ, ਭਾਈ ਸੰਗਤੀਆ, ਭਾਈ ਕਲਯਾਨਾ, ਭਾਈ ਹਰਬੰਮ ਤਪਾ, ਭਾਈ 
ਪਿਰਾਰ ਆਦਿ ਸ਼ਾਮਲ ਸਨ (ਪੂਰੀ ਹੋਈ ਕਰਾਮਾਤਿ, ਮੈਨਾ 134-35) ਰ੍ ਰ੍ 

੧5. ਆਦਿ ਗ੍ਰੰਥ : 594 


ਜੀਵਨ] 22 


ਅਮ੍ਰਿਤਸਰ ਆਪ ਨੂੰ ਮਿਲਣ ਲਈ ਆਇਆ ਤਾਂ 101 ਮੋਹਰਾਂ ਸ਼ੁਕਰਾਨੇ ਦੇ ਤੌਰ ਤੋਂ 
ਭੇਟ ਕੀਤੀਆਂ । ਤਦ ਗੁਰੂ ਜੀ ਦੀ ਮਰਜ਼ੀ ਅਨ ਸਾਰ (ਗੁਰ) ਅਰਜਨ ਦੋਵ ਨੰ ਇਹ 
ਗਰੀਬਾਂ ਤੇ ਮੁਹਤਾਜਾਂ ਨੂੰ ਵੰਡ ਦਿੱਤੀਆਂ । ਫੌਰ, ਅਕਬਰ ਨੇ ਜਦ ਆਪਣੇ ਕਾਰਦਾਰ ਨੂੰ 
ਕਿਹਾ ਕਿ ਬਾਰਾਂ ਪਿੰਡਾਂ ਦੀ ਜਾਗੀਰ ਆਪ ਦੇ ਨਾਮ ਕਰ ਦਿੱਤੀ ਜਾਵੇ ਤਾਂ ਵੀ ਗੁਰੂ ਜੀ 
ਨੇ ਇਹ ਜਾਂਗੀਰ ਲੈਣ ਤੋ" ਨਾਂਹ ਕਰ ਦਿੱਤੀ ਅਤੇ ਕਿਹਾਂ ਕਿ ਫਕੀਰਾਂ ਦੀ ਜਾਗੀਰ ਚਾਰੇ 
ਚੱਕ ਹੈ ਤੇ ਅਸੀ" ਗੁਰੂ ਨਾਨਕ ਜੀ ਦੇ ਘਰ ਨੂੰ ਕਿਸੇ ਦਾ ਜਾਗੀਰਦਾਰ ਨਹੀ” ਬਨਾਉਣਾ ' 
ਚਾਹੁੰਦੇ । ਆਪ ਦਾ ਕਥਨ ਸੀ ਕਿ "ਜਿਸ ਤਰ੍ਹਾਂ ਮੈਘ ਬਰਸ ਤੇ ਸਾਉਣ ਵਿਚ ਮੱਛਰ, 
ਭ੍ਰਿੰਡ ਆਦਿ ਪੈਦਾ ਹੁੰਦੇ ਤੇ ਦੁਖਦਾਈ ਸਿੱਧ ਹ੍ਰੰਦੋ ਹਨ, ਤੋਸੋ ਹੀ ਜਾਗੀਰ ਭੀ ਕਾਮ, ਕ੍ਰੋਧ, 
ਲੱਭ, ਈਰਖਾ, ਬਖੀਲੀ, ਪ੍ਰਾਧੀਨਤਾ, ਲੜਾਈ, ਝਗੜੇ ਪੰਦਾ ਕਰਨ ਵਾਲੀ ਹੈ ।'''$ 

ਗੁਰੂ ਰਾਮਦਾਸ ਆਪ ਨਿਮਰਤਾ ਦੀ ਮੂਰਤ ਸਨ । ਗੁਰ ਨਾਨਕ ਦੋਵ ਦੇ ਸਪੁੱਤਰ 
ਬਾਬਾ ਸ੍ਰੀ ਚੰਦ ਜੰ ਪਹਿਲਾਂ ਕਦੇ ਕਿਸੇ ਗੁਰੂ ਨੂੰ ਮਿਲਣ ਲਈ ਨਹੀ ਆਏ ਸਨ, ਆਪ ਦੀ 
ਮਹਿਮਾ ਸੁਣ ਕੇ ਗੁਰੂ ਕੇ ਚੱਕ ਆਏ ਤਾਂ ਗੁਰ੍ਹ ਜੀ ਨੇ ਬੜਾ ਆਦਰ ਦਿੱਤਾ । ਜਦ ਬਾਬਾ 
ਜਰੀ ਚੰਦ ਠੇ ਆਪ ਦੇ ਲੰਮੇ ਦਾੜ੍ਹੋ ਵੱਲ ਇਸ਼ਾਰਾ ਕੀਤਾ ਤਾਂ ਆਪ ਨੇ ਕਿਹਾ ਕਿ ਤੁਹਾਡੇ 
ਜਿਹੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਲਈ ਇਹ ਦਾੜ੍ਹਾ ਵਧਾਇਆ ਹੈ । ਬਾਬਾ ਸ੍ਰੀ ਚੰਦ ਬੋਲ 
ਕਿ ਤੁਸੀ ਆਪਣੀ ਨਿਮਰਤਾ ਦੇ ਕਾਰਨ ਹੀ ਇਸ ਗੱਦੀ ਦੇ ਹੱਕਦਾਰ ਬਣੇ ਹੌ । 

ਗੁਰ੍ਹ ਜੀ ਦੇ ਸਿੱਖ ਵੀ ਅਜਿਹੀਆਂ ਸਿਫਤਾਂ ਦੇ ਹੀ ਧਾਰਨੀ ਸਨ । ਕਰਿੰਦੇ ਹਨ 
ਕਿ ਜਿਹਲਮ ਦੇ ਇਕ ਸਿੱਖ ਸੌਮਾ ਸ਼ਾਹ ਦੀ ਦੁਕਾਨ ਸਰੋਵਰ ਦੇ ਪਾਸ ਹੀ ਸੀ। ਰੌਜ਼ ਹੀ 
ਜਦ ਉਸ ਪਾਸ ਗ੍ਰਜ਼ਾਰੋ ਜੋਗੀ ਵੱਟਤ ਹੋ ਜਾਂਦੀ ਤਾਂ ਦੁਕਾਨ ਬੰਦ ਕਰਕੇ ਉਹ ਸੋਵਾ ਲਈ 
ਹਾਜ਼ਰ ਹੋ ਜਾਂਦਾ । ਇੱਕ ਦਿਨ ਜਦ ਗੁਰੂ ਰਾਮ ਦਾਸ ਜੀ ਨੇ ਉਸ ਪਾਸ ਜਾਕੇ ਉਸ 
ਦੀ ਵੱਟਤ ਦੇਖੀ ਤਾਂ ਉਸ ਨੇ ਸਾਰੀ ਹੀ ਰਕਮ ਗੁਰੂ ਜੀ ਨੂੰ ਭੇਟ ਕਰ ਦਿੱਤੀ । ਗੁਰੂ ਜੀ 
ਨੇ ਉਹ ਰਕਮ ਮਜ਼ਦੂਰਾਂ ਵਿਚ ਵੰਡ ਦਿੱਤੀ ਅਤੇ ਪੰਜ ਦਿਨ ਤੱਕ ਇਸ ਤਰ੍ਹਾਂ ਹੀ 
ਹੁੰਦਾ ਰਿਹਾ । ਛੰਵੇ` ਦਿਨ ਗੁਰ੍ਹ ਜੀ ਨੂੰ ਆਪਣੇ ਵੱਲ ਆਉਦਾ ਦੋਖ ਕੇ ਉਸ ਨੇ ਸਾਰੀ 
ਰਕਮ ਕਢ ਕੇ, ਉਹਨਾਂ ਦੇ ਪੁਛਣ ਤੋ” ਪਹਿਲਾਂ ਹੀ ਗ੍ਰੂ ਜੀ ਦੀ ਭੇਟ ਕਰ ਦਿੱਤੀ । ਸੋਮਾ 
ਸ਼ਾਹ ਬਾਅਦ ਵਿਚ, ਗੁਰੂ ਅਰਜਨ ਦੇਵ ਜੀ ਦੇ ਸਮੇ ਸਿੱਖੀ ਦਾ ਵੱਡਾ ਪਰਚਾਰਕ ਬਣਿਆ 
ਅਤੇ ਉਸ ਦੇ ਪੁੱਤ ਪੌਤਰੇ ਗੌਬਿੰਦ ਸਿੰਘ ਜੀ ਦੇ ਸਮ ਤੱਕ ਗੁਰ ਘਰ ਦੇ ਵੱਡੇ ਸੇਵਕ 
ਬਣੇ ਰਹੇ । ਉਸ ਦੇ ਪੋਤਰੇ ਮੋਹਰ ਸ਼ਾਹ ਨੂੰ ਗੁਰੂ ਗ੍ਰਬਿੰਦ ਸਿੰਘ ਨੇ ''ਬਖਸ਼ੌਦ ਫਰਜ਼ੰਦ'' 
ਦਾ ਖਿਤਾਬ ਦਿੱਤਾ ਸੀ । 

ਏਸੇ ਤਰ੍ਹਾਂ ਭਾਈ ਉਦਮੁ ਜੌ ਜੰਗਲ ਵਿਚੋ” ਲੱਕੜਾਂ ਕੱਟ ਕੇ ਲਿਆਉਂਦਾ ਸੀ, 
ਇਕ ਪੰਡ ਰੌਜ਼ ਲੰਗਰ ਵਿਚ ਦੋ ਜਾਂਦਾ ਸੀ। ਇੱਕ ਪੌਡ ਉਹੋ ਆਪਣੇ ਘਰ ਵੀ ਰਖਦ! 
ਸੀ । ਇੱਕ ਵੇਰ ਬਹੁਤ ਮੀਹ ਪਿਆ ਅਤੇ ਕਈ ਦਿਨਾਂ ਦੀ ਝੜੀ ਲਗੀ । ਲੰਗਰ ਦੀਆਂ 
ਲੱਕੜਾਂ ਭਿੱਜ ਗਈਆਂ ਤੇ ਕਿਤ” ਸੁਕੀ ਲੱਕੜ ਨਾ ਲੱਭੀ । ਤਦ ਭਾਈ ਉਦਮੂ ਨੇ ਆਪਣੇ 


16, ਹਵਾਲ', ਗਿਆਨ) ਗਿਆਨ ਸਿੱਘ :ਪੂਰੀ ਹੋਈ ਕਰਾਮਾਤ ! ਪੰਨਾ 129 


24 ਗਰ ਰਾਮ ਦਸ 


ਘਰ ਰਖੀਆਂ ਹੋਈਆਂ ਲੱਕੜਾਂ ਲਿਆ ਕੇ ਲੰਗਰ ਦਾ ਕੰਮ ਚਲਾਇਆ । ਇਹਨਾਂ ਗੱਲਾਂ 
ਤੌ” ਪਤਾ ਲਗਦਾ ਹੈ ਕਿ ਸਿੱਖਾਂ ਦੀ ਸੋਵਾ ਕੋਈ ਦਿਖਾਵੇ ਦੀ ਸੇਵਾ ਨਹੀ” ਸੀ । ਇਸ 
ਸੋਵਾ ਵਿਚ ਭਾਵਨਾ, ਕਲਪਨਾ ਤੇਂ ਸਿਆਣਪ ਸ਼ਾਮਲ ਸੀ । 

ਭਾਈ ਬਿਧੀ ਚੰਦ ਤੋ ਉਹਨਾਂ ਦੋ ਸਾਥੀ ਜਦ ਗੁਰੂ ਜੀ ਦੀ ਸ਼ਰਨ ਆਏ ਤਾਂ ਗੁਰ੍ਹ 
ਜੀ ਨੇ ਉਹਨਾਂ ਨੂੰ ਆਪਣਾ ਸਰੂਪ ਪਛਾਣਨ ਬਾਰੇ ਕਿਹਾ । ਉਸ ਸਮੇ ਤੱਕ ਲੋਕ ਆਪਣੇ 
ਸਰਪ ਬਾਰੇ ਇਤਨਾ ਹੀ ਜਾਣਦੇ ਸਨ ਕਿ ਅਸੀ ਖਤਰੀਆਂ ਦੇ ਪੁੱਤਰ ਹਾਂ, ਜਾਂ ਜੱਟਾਂ 
ਦੇ ਪੁੱਤਰ ਹਾਂ, ਇਤਿ` ਆਦਿ ਪਰ ਗੁਰ੍ਹ ਜੀ ਨੇ ਕਿਹਾ ਕਿ ਇਹ ਤਾਂ ਓਪਰਾ ਸਰ੍ਹਪ ਹੈ ਕਿ 
ਮਨੁੱਖ ਕਿਸ ਘਰਾਨੇ ਵਿਚ ਪੌਦਾ ਹੋਇਆ ਜਦ ਕਿ ਉਸਦਾ ਅਸਲੀ ਸਰਪ ਉਸ ਦਾ 
ਮਨ ਹੈ । ਇਹ ਮਨ ਜੋਤ ਸਰਪ ਹੈ, ਤੇ ਇਸ ਨੂੰ ਆਪਣਾ ਸਹੀ ਅਸਲਾ ਪਛਾਣਨਾ ਚਾਹੀਦਾ 
ਹੈ। ਸਰੀਰ ਜਾਂ ਘਰਾਨਾ ਤਾਂ ਬਸਤਰ-ਪਹਿਰਾਵਾ ' ਹੈ, ਜੋ ਏਥੇ ਹੀ ਰਹਿ ਜਾਣਾ ਹੈ, 
ਜਦ ਕਿ ਅਸਲੀ ਵਥ ਹੀ ਮਨੁੱਖ ਦੋ ਨਾਲ ਜਾਂਦੀ ਹੈ । ਇਸ ਅਮਲੀ ਵਥ ਦਾ ਵਿਕਾਸ 
ਹੌਣਾ ਚਾਹੀਦਾ ਹੈ, ਜੋ ਬਾਣੀ ਨੂੰ ਸਮਝਣ, ਉਸ ਦੇ ਅਨੁਸਾਰ ਜੀਵਨ ਨੂੰ ਢਾਲਣ, ਸੰਗਤ 
ਵਿਚ ਵਿਚਰਨ ਅਤੇ ਘਾਲ-ਕਮਾਈ ਨਾਲ ਹੀ ਸੈਭਵ ਹੋਂ ਸਕਦਾ ਹੈ । 

ਗੁਰੂ ਜੀ ਦੋ ਸਮੋ ਦਾ ਸਮਾਜ ਕਈ ਪੱਧਰਾਂ ਉਤ, ਉੱਚੇ ਤੇ ਨੀਵੋ”, ਛੂਤ 
ਤੇ ਅਛੂਤ, ਜਾਤਾਂ ਤੋ ਵਰਗਾਂ, ਗੌਤਰਾਂ ਤੋਂ ਫਿਰਕਿਆਂ ਵਿਚ ਵੰਡਿਆ ਹੋਇਆ ਸੀ । ਲੋਕ 
ਕਈ ਪ੍ਰਕਾਰ ਦੇ ਦੇਵੀ-ਦੇਵਤਿਆਂ, ਮੜ੍ਹੀਆਂ-ਮਸਾਣਾ, ਕਬਰਾਂ_ਤੋ ਜਠੇਰਿਆਂ ਦੀ ਮਨੌਤ 
ਕਰਦੇ ਅਤੇ ਆਪਣੇ ਵਖਰੇਵੇਂ” ਦਾ ਪ੍ਰਗਟਾਵਾ ਕਰਦੇ ਹੋਏ ਕਰਮ-ਕਾਂਡ ਵਿਚ ਰੁਝੋ 
ਹੋਏ ਸਨ ਪਰ ਗੁਰੁ ਜੀ ਨੇ ਇਹਨਾਂ ਕ੍ਰੀਤੀਆਂ ਦੇ ਮੁਕਾਬਲੇ ਉਤੇ ਇਕ 
ਬਾਣੀ, ਇਕ ਗੁਰ, ਇਕੋ ਸਬਦ ਵੀਚਾਰ” ਦਾ ਝੰਡਾ ਝੁਲਾਇਆ । ਗੁਰੂ ਨਾਨਕ ਦੇਵ 
ਦੇ ਚਲਾਏ ਹੋਏ 'ਪਾਰਬ੍ਰਹਮ ਕੇ ਪੰਥ' ਦੀਆਂ ਨੀਹਾਂ ਨੂੰ ਪੱਕਿਆਂ ਕੀਤਾ । ਸਾਰੇ 


ਮੌੰਜੀਦਾਰਾਂ ਨੂੰ ਇਕ ਸਾਂਝੇ ਪੰਥ ਦਾ ਸੰਦੇਸ਼ ਦਰ ਦੂਰ ਤੱਕ ਪਹੁੰਚਾਉਣ ਦਾ ਹੁਕਮ ਕੀਤਾ । 
ਜਨਮ, ਵਿਆਹ, ਮੌਤ ਤੇ ਨਿਤਨੇਮ ਦੀ ਮਰਯਾਦਾ ਨੂੰ ਏਸੇ ਪੰਥ ਦੇ ਅਨੁਸਾਰ ਨਿਰਧਾਰਤ 
ਕੀਤਾ ਅਤੇ ਲੋਕਾਂ ਨੂੰ ਪੰਡਤਾਂ, ਪਰੌਹਤਾਂ, ਪਾਂਡਿਆਂ, ਜੌਗੀਆਂ ਤੇ ਪੀਰਾਂ ਦੋ ਚੁੰਗਲ ਵਿਚੋਂ" . 
ਸ਼ੁਰਖਰ ਕਰ ਦਿੱਤਾ । ਪੁੱਛਾਂ, ਸ਼ਖਣਾਂ, ਧਾਗੇਂ-ਤਵੀਤ, ਸਗਨ-ਵਿਚਾਰ ਦੇ ਬੈਧਨਾਂ ਤੋ ਲੋਕ 
ਮੁਕਤ ਹੋ ਗਏ । ਇਹਨਾਂ ਨਵੇ” ਤੋਂ ਨਰੋਏ ਵਿਚਾਰਾਂ ਨੂੰ, 'ਇਕਾ ਬਾਣੀ, ਇਕ ਗੁਰੂ, ਇਕੋ 
ਸਬਦ ਵੀਚਾਰ' ਨੂੰ ਮੰਨਣ ਵਾਲੇ ਹਮ-ਖਿਆਲੀਆਂ ਦਾ ਸਮੂਹ ਹੀ ਇਹ ਪੰਥ ਸੀ । ਫੋਰ, 
ਸਿੱਖ ਅਤੇ ਗੁਰ ਵਿਚ ਕੋਈ ਫਰਕ ਹੀ ਨਹੀ" ਸੀ, ਕਿਉਕਿ : ਰ 
“ਗੁਰ ਸਿਖ ਜਿਖ ਗੁਰੂ ਹੈ ਏਕੇ ਗੁਰ ਉਪਦੇਸ ਚਲਾਏ ।', (ਪੰਨਾ 444) 

ਇਸ ਤਰ੍ਹਾਂ ਗੁਰੂ ਤੇ ਚੋਲੇ ਵਿਚਲਾ ਫਰਕ ਖਤਮ ਹੋ ਗਿਆ ਅਤੇ ਸਮਾਜ ਵਿਚ ਇੱਕ ਨਵੇ” 
ਮਨੁੱਖ ਦਾ ਜਨਮ ਹੋਇਆ ਜਿਸ ਨੇ ਨਿਰਭਉ ਹੋਂ ਕੰ, ਸਿਰ ਉੱਚਾ ਕਰ ਕੇ ਵਿਚਰਨਾ ਸਿਖ 
ਲਿਆ ਸੀ, ਕਿਉਕਿ ਉਹ ਜਾਣਦਾ ਸੀ ਕਿ : ੍ 

ਜਿਤਨੇ ਧਨਵੰਤ ਕ੍ਰਲਵੈਤ ਮਿਲਖਵੰਤ ਦੀਸਹਿ ਮਨ ਮੌਰੋ 

ਸਭਿ ਬਿਨਸਿ ਜਾਹਿ ਜਿਉ” ਰੰਗ ਕਜੋਭ ਕਚਾਣ । 


ਜੀਵਨੀ ਰ 25 


ਉਹ ਸਭ ਤੋਂ ਉਚਾ ਸਭ ਤੇ ਸੂਚਾ ਜਾਕੇ ਹਿਰਦੇ ਵਸਿਆ ਭਗਵਾਨ ।” 
ਸੰਤਾਨ ਰ 
ਗੁਰ ਰਾਮ ਦਾਸ ਜੀ ਦੇ ਭਿੰਨੇ ਪੁੱਤਰ ਬਾਬਾ ਪ੍ਰਿਥੀ ਚੋਦ, ਮਹਾਂਦੇਵ ਅਤੇ (ਗੁਰੂ) 
ਅਰਜਨ ਦੇਵ ਸਨ । ਆਪ ਦੀ ਗੁਰਿਆਈ ਦੇ ਅੰਤਲੇ ਸਾਲ ਪ੍ਰਿਥੀ ਚੰਦ ਦੀ ਉਮਰ 24 ਸਾਲ, 
ਮਹਾਂਦੇਵ ਦੀ 21 ਸਾਲ ਅਤੇ ਅਰਜਨ ਦੇਵ ਜੀ ਦੀ 18 ਸਾਲ ਦੇ ਕਰੀਬ ਸੀ । ਤਿੰਨੇ ਹੀ 
ਪੁੱਤਰ ਵੱਖਰੇ ਵੱਖਰੇ ਸੁਭਾਵਾਂ ਦੋ ਸਨ । ਪ੍ਰਿਥੀ ਚੰਦ ਪੜ੍ਹਿਆ-ਲਿਖਿਆ, ਦੁਨਿਆਵੀ ਕੇਮ-ਕਾਰ 
ਵਿਚ ਬੜਾ` ਹੁਸ਼ਿਆਰ ਅਤੇ ਪੁਰਾ ਪ੍ਰਰਾ ਮਤਲਬੀ ਸੀ । ਭਾਈ ਗੁਰਦਾਸ ਨੇ ਉਸ ਲਈ 
ਸ਼ਬਦ 'ਮੀਣਾ' ਵਰਤਿਆ ਹੈ । 'ਮੀਣਾ ਪੰਜਾਬ ਵਿਚ ਉਸ ਬੰਦ ਨੂੰ ਕਹਿੰਦੇ ਹਨ ਜੋ 
ਫੌਖਣ ਨੂੰ ਤਾਂ ਮਾਸ੍ਰਮ ਜਿਹਾ ਪਰਤੀਤ'ਹੋਵੇ ਪਰ ਅੰਦਰ” ਆਪਣੇ ਮਤਲਬ ਦਾ ਪੱਕਾ 
ਹੌਵੇ । ਪ੍ਰਿਥੀ ਚੰਦ ਗੁਰ-ਘਰ ਦੀ ਸੇਵਾ ਤਾਂ ਕਰਦਾ ਸੀ ਪਰ ਇਹ ਸੋਵਾ ਦਿਖਾਵੇ ਵਾਲੀ 
ਹੀਸੀ। ਗੁਰ ਜੀ ਦਾ ਵੱਡਾ ਪੁੱਤਰ ਹਣ ਕਰਕੇ ਉਹ ਆਪਣੇ ਆਪ ਨੂੰ ਗੁਰ-ਗੱਦੀ ਦਾ 
ਦਾਅਵੇਦ'ਰ ਸਮਝਦਾ ਸੀ ਅਤੇ ਏਸੋ ਕਰਕੇ ਹੰਕਾਰੀ ਵੀ ਸੀ । ਬਾਬਾ ਬੁਢਾ ਜੀ ਨੇ ਉਸ 
ਨੂੰ ਸਮਝਾਉਣ ਦਾ ਜਤਨ ਕੀਤਾ ਕਿ ਗੁਰ-ਗੱਦੀ ਨੂੰ ਜੱਫਾ ਨਹੀ” ਮਾਰਿਆ ਜਾ ਸਕਦਾ 
ਕਿਉਕਿ ਇਹ ਤਾੰ ਪ੍ਰੋਮ, ਨਿਮਰਤਾ, ਸੇਵਾ ਅਤੇ ਸੱਚੀ ਲਗਣ ਨਾਲ ਮਿਲਦੀ ਹੈ ਪਰ 
ਪ੍ਰਿਥੀ ਚੰਦ ਉੱਤੇ ਇਹਨਾਂ ਗੱਲਾਂ ਦਾ ਕਈ ਅਸਰ ਨਹੀ ਸੀ । ਉਹ ਸੋਚਦਾ ਸੀ ਕਿ 
ਆਮਦਨੀ ਅਤੇ ਖਰਚੇ ਦਾ ਹਿਸਾਬ ਰਖਣਾ ਹੀ ਗੁਰਿਆਈ ਦੀ ਵੱਡੀ ਯੋਗਤਾ ਹੈ । 
ਫੋਰ, ਉਹ ਵਲ-ਛਲ ਕਰਨਾ ਵੀ ਜਾਣਦਾ ਸੀ ਅਤੇ ਆਪਣੇ ਆਪ ਨੂੰ ਗੁਰੂ-ਪਿਤਾ ਤੌ ਵੀ 
ਸਿਆਣਾ ਸਮਝਦਾ ਹੋਇਆ, ਉਹਨਾਂ ਨਾਲ ਬਹਿਸ ਵੀ ਕਰਦਾ ਸੀ । ਗੁਰ੍ਹ ਜੀ ਨੇ ਵੀ 
ਉਸ ਨੂੰ ਸਮਝਾਉਣ ਦਾ ਬੜਾ ਜਤਨ ਕੀਤਾ ਅਤੇ ਕਿਹਾ : 
ਕਾਹੇ ਪਰਤ ਝਗਰਤ ਸੋਗ ਬਾਪ । 
ਜਿਣ ਕੇ ਜਣੇ ਬਡੀਰੇ ਤੁਨ ਹਉਂ ਤਿਨ ਸਿਉ ਝਗਰਤ ਪਾਪ । 
ਰ (ਪੰਨਾ : 1200) 
ਪ੍ਰਿਥੀ ਚੰਦ ਨੇ ਸੰਗਤਾਂ ਦੇ ਚੜ੍ਹਾਵੇ ਹਥਿਆਉਣ ਲਈ ਮਸੋਦਾਂ ਨਾਲ ਵੀ ਗੰਢ-ਤੁਪ 
ਕੀਤੀ ਹੋਈ ਸੀ । ਇਸ ਤਰ੍ਹਾਂ ਉਹ ਮੰਹ-ਮਾਇਆ ਦੇ ਚੱਕਰ ਵਿਚ ਬ੍ਰੀ ਤਰ੍ਹਾਂ ਫਸਿਆ 
ਹੌਇਆ ਸੀ । ਉਹ ਈਰਖਾ, ਬਖੀਲੀ ਅਤੇ ਹੈ'ਕੜ ਦਾ ਵੀ ਸ਼ਿਕਾਰ ਸੀ ਅਤੇ ਸਦਾ ਆਪਣੀ 
ਵਡਿਆਈ ਦਾ ਦਿਖਾਵਾ ਕਰਦਾ ਸੀ । 
ਬਾਬਾ ਪ੍ਰਿਥੀ ਚੰਦ ਤੋ' ਛੋਟਾ ਬਾਬਾ ਮਹਾਂਦੋਵ ਮਸਤ ਸਭਾਓ ਦਾ ਸੀ ਜਿਸ ਨੰ 
ਦੁਨਿਆਵੀ ਕਾਰ-ਵਿਹਾਰ ਦੀ ਕੋਈ ਹੌਸ਼ ਨਹੀ" ਸੀ ਅਤੇ ਜੋ ਮੂੰਹ ਵਿਚ ਆਵੇਂ ਬੌਲ ਢਿੰਦਾ 
ਸੀ । ਜਦ ਗੁਰੂ ਰਾਮ ਦਾਸ ਜੀ ਨੇ ਆਪਣੇ ਭਤੀਜੇ ਦੀ ਸ਼ਾਦੀ ਉਤੇ ਲਾਹੌਰ ਜਾਣ ਲਈ 
ਆਪ ਨੂੰ ਕਿਹਾ, ਕਿਉਕਿ ਪ੍ਰਿਬੀ ਚੰਦ ਨੇ ਪਹਿਲਾਂ ਹੀ ਨਾਂਹ ਕਰ ਦਿੱਤੀ ਸੀ, ਤਾਂ ਮਹਾਂਦੋਵ 
ਨੇ ਵੀ ਇਹ ਕਹਿੰਦੇ ਹੋਏ ਸਾਫ ਇਨਕਾਰ ਕਰ ਦਿੱਤਾ ਕਿ ਸਾਨੂੰ ਦੁਨੀਆਦਾਰੀ ਦੀ ਕੋਈ 





17. ਬਿਲਾਵਲ ਕੀ ਵਾਰ, ਮਹਲਾ ਚੌਥ, ਪੰਨਾ 861 


26 ਗੁਰ ਰਾਮ ਦਾਸ 


ਪਰਵਾਹ ਨਹੀ”। ਫੋਰ ਆਪ ਤੋਂ” ਛੌਟੋ ਗੁਰ੍ਹ ਅਰਜਨ ਦੇਵ ਨੂੰ ਗੁਰ ਜੀ ਨੇ ਕਿਹਾ ਤਾਂ ਉਹ 
ਗੁਰੂ ਦਾ ਹੁਕਮ ਸੁਣ ਕੇ ਇਕ ਦਮ ਲਾਹੌਰ ਜਾਣ ਲਈ ਰਾਜ਼ੀ ਹੰ ਗਏ। 

ਗੁਰ ਅਰਜਨ ਦੋਵ ਜੀ ਨੂੰ ਸ਼ੁਰੂ ਤੋ" ਹੀ ਆਪਣੇ ਨਾਨਾ, ਗੁਰੂ ਅਮਰਦਾਸ ਵਲ' ਬੜਾ 
ਪਿਆਰ ਮਿਲਿਆ ਜੌ ਆਪ ਨੂੰ 'ਦੌਹਿਤਾ ਬਾਣੀ ਕਾ ਬੋਹਿਥਾਂ ਕਹਿੰਦੇ ਸਨ । ਗ੍ਰਰਮਖੀ 
ਅੱਖਰ ਵੀ ਆਪ ਨੇ ਨਾਨਾ ਗੁਰੂ ਅਮਰ ਦਾਸ ਤੱ ਅਤੇ ਗਣਿਤ ਦੀ ਸਿੱਖਿਆ ਮਾਮਾ 
ਮੌਹਰੀ ਜੀ ਤੌ! ਲਈ ਸੀ । ਬਚਪਨ ਵਿਚ ਆਪ ਭ!ਈ ਗੁਰਦਾਸ ਦੇ ਸਹਿਪਾਠੀ ਸਨ ਅਤੇ 
ਧਿਆਨ ਲਗਾਉਣਾ ਮਾਮਾ ਮੌਹਨ ਦੀ ਤੱ" ਸਿਖਿਆ ਸੀ । ਲੰਗਰ ਦੀ ਅਤੇ ਗੁਰਹ-ਘਰ ਦੀ 
ਸੇਵਾ ਵੀ ੩ਨੋ'-ਮਨ” ਕਰਦਾ ਸਨ । ਸਰਵਰ ਦੀ ਉਸਾਰੀ ਸਮੋ ਇਹ ਧਿਆਨ ਰਖਦੇ ਕਿ 
ਕਿਤੇ ਕੱਚੀ-ਪਿੱਲੀ ਇੱਟ ਨਾ ਲਗ ਰਹੀ ਹੋਵੇ । ਛੱਟੀ ਉਮਰ ਵਿਚ ਹੀ ਆਪ ਨੂੰ ਕਵਿਤਾ 
ਅਤੇ ਚਿਤਰਕਾਰੀ ਦਾ ਵੀ ਸ਼ੌਕ ਸੀ ਜਿਸ ਦਾ ਪਤਾ ਆਪ ਦੀਆਂ ਉਹਨਾਂ ਚਿੱਠੀਆਂ ਤੋ” 
ਹੁੰਦਾ ਹੈ ਜੌ ਰਾਗ ਮਾਝ ਵਿਚ ਆਪ ਨੇ ਲਾਹੌਰ ਤੱ ਆਪਣੇ ਗੁਰੂ ਪਿਤਾ ਵਲ ਲਿਖੀਆਂ 
ਅਤੇ ਉਹਨਾਂ ਉਤੇ ਚਾਤ੍ਰਿਕ (ਪਪੀਹੇ) ਦਾ ਚਿੱਤਰ ਬਣਾ ਕੇ ਭੇਜਦੇ ਸਨ । ਸਰੀਰਕ ਤੌਰ 
ਤੇ ਵੀ ਅਰੋਗ ਤੇ ਬਲਵਾਨ ਸਨ । ਘੋੜ-ਸਵਾਰੀ ਅਤੇ ਨੇਜ਼ਾ-ਬਾਜ਼ੀ ਵਿਚ ਨਿਪੁੰਨ ਸਨ । 
ਜਦ ਵਿਆਹੁਣ ਲਈ ਗਏ ਤਾਂ ਸਹੁਰੇ-ਪਿੰਤ ਵਾਲਿਆਂ ਨੇ ਪਿੰਡ ਦੀ ਰੀਤ ਦੱਸੀ ਕਿ 
ਵਿਆਹੁਣ ਆਏ ਮ੍ਰੰਡੇ ਪਾਸ" ਘੋੜੇ ਉਤੇ ਚੜ੍ਹੇ ਚੜ੍ਹੋ ਹੀ ਕਿੱਲੀ ਪੁਟਾਈ ਜਾਂਦੀ ਹੈ । ਪਿੰਡ 
ਵਾਲਿਆਂ ਨੇ ਮੋਖੰਲ ਕਰਦੇ ਹੋਏ ਆਪ ਲਈ ਇਕ ਜੰਡ ਦੋ ਰੁਖ ਨੂੰ ਹੀ ਕਿੱਲੀ ਥਾਪ ਦਿੱਤਾ, 
ਅਰਜਨ ਦੇਵ ਜੀ ਨੇ ਆਪਣੇ ਘੋੜੇ ਨੂੰ ਦੁੜਾਉ”ਦੇ ਹੋਏ ਨੌਜ਼ੇ ਨਾਲ ਉਸ ਜੰਡ ਦੇ ਰੁਖ ਨੂੰ 
ਪੁੱਟ ਮਾਰਿਆ, ਜਿਸ ਨੂੰ ਦੇਖ ਕੇ ਲੌਕ ਹੈਰਾਨ ਰਹਿ ਗਏ । 

ਉਸਾਰੀ, ਗੌਲਕ ਤੋਂ ਕਾਰਬਾਰ ਦਾ ਹਿਸਾਬ-ਕਿਤਾਬ ਤਾੰ ਪ੍ਰਿਥੀ ਚੰਦ ਨੇ ਸੰਭਾਲ 
ਲਿਆ ਸੀ । ਸੋਵਾ-ਭਾਵ, ਨਿਮਰਤਾ, ਆਗਿਆਕਾਰਤਾ, ਬਾਣੀ-ਪ੍ਰੰਮ ਤੋਂ ਸੁਹਜ ਸਵਾਦ ਦੇ 
ਗੁਣ ਅਰਜਨ ਦੇਵ ਦੇ ਹਿੱਸੇ ਆਏ ਸਨ । ਦੋਵਾਂ ਭਰਾਵਾਂ ਦੀਆਂ ਇਹਨਾਂ ਵਿਸ਼ੇਸ਼ਤਾਈਆਂ 
ਤੋਂ ਮਹਾਂਦੇਵ ਬਿਲਕੁਲ ਹੀ ਕੋਰੇ ਸਨ, ਜਿਵੇ' “ਮਥਰਾ ਤੀਨ ਲੌਕ ਸੋ ਨਿਆਰੀ' । 
ਏਸੇ ਲਈ ਮਾਤਾ ਪਿਤਾ ਨੂੰ ਵਧੇਰੇ ਆਸ (ਗੁਰ) ਅਰਜਨ ਦੇਵ ਤੋ" ਹੀ ਸੀ । 
ਗੱਦੀ ਲਈ ਪ੍ਰੀਖਿਆ ਤੇ ਚਲਾਣਾ ਰ 

ਗੁਰੂ ਰਾਮ ਦਾਸ ਜੀ ਦੇ ਚਾਚੇ ਦਾ ਪੁੱਤਰ ਭਾਈ ਸਿਹਾਰੀ ਮੱਲ ਜੋ ਉਮਰ ਵਿਚ 
ਆਪ ਤੌ ਵੱਡਾ ਸੀ, ਲਾਹੌਰ ਰਹਿੰਦਾ ਸੀ । ਆਪਣੇ ਲੜਕੇ ਦੀ ਸ਼ਾਦੀ ਉੱਤੋਂ ਉਸ ਨੇ ਗੁਰ 
ਜੀ ਨੂੰ ਲਾਹੱਰ ਆਉਣ ਲਈ ਸੱਦਾ ਭੇਜਿਆ ਪਰ ਗੁਰ ਜੀ ਨੇ ਇਹ ਸੋਚ ਕੇ ਕਿ ਉਹਨਾਂ 
ਦੇ ਜਾਣ ਨਾਲ ਸੰਗਤਾਂ ਵੀ ਬਹੁਤ ਆਉਣਗੀਆਂ ਅਤੇ ਸ਼ਾਦੀ ਕਰਨ ਵਾਲਿਆਂ ਦੀ ਖੇਚਲ 
ਵਿਚ ਵਾਧਾ ਹੋਵੇਗਾ, ਆਪਣੇ ਇੱਕ ਲੜਕੇ ਨੂੰ ਸ਼ਾਦੀ ਉਤੇ ਲਾਹੌਰ ਭੇਜ ਦੇਣਾ ਠੀਕ 
ਸਮਝਿਆ । ਉੱਜ ਤਾਂ ਇਹ ਸਾਧਾਰਨ ਜਿਹੀ ਗੱਲ ਸੀ ਪਰ ਇਸ ਨਾਲ ਗੁਰੂ ਗੱਦੀ ਦੇ 
ਬਾਰੇ ਪਰਖ-ਪਰੀਖਿਆ ਵੀ ਹੋ ਗਈ । ਸਭ ਤ” ਪਹਿਲਾਂ ਪ੍ਰਿਥੀ ਚੰਦ ਨੂੰ ਕਿਹਾ ਗਿਆਂ । 
ਪਰ ਪ੍ਰਿਥੀ ਚੰਦ ਨੇ ਬਹਾਨਾ ਬਣਾ ਦਿੱਤਾ ਕਿ ਉਸ ਤੌ ਬਗੈਰ ਤਾਂ ਗੁਰ੍ਹ-ਘਰ ਦਾ ਕੌਮ ਹੀ 
ਨਹੀ' ਚੱਲ ਸਕਦਾ, ਇਸ ਲਈ ਉਸ ਪਾਸ ਲਾਹੌਰ ਜਾਣ ਦੀ ਵਿਹਲ ਨਹੀਂ” ਹੈ । ਸ਼ਾਇਦ 


ਜੀਵਨੀ ਹੂ 


ਪ੍ਰਿਥੀ ਚੰਦ ਦੇ ਮਨ ਵਿਚ ਇਹ ਸ਼ੰਕਾ ਵੀ ਸੀ ਕਿ ਮੌਰੇ ਪਿਛੋ" (ਗੁਰੂ) ਅਰਜਨ ਦੌਵ ਨੂੰ 
ਗੱਦੀ ਨਾ ਦੇ ਦਿੱਤੀ ਜਾਏ । ਗੁਰ ਜੀ ਨੇ ਦੇਖ ਲਿਆ ਕਿ ਪ੍ਰਿਥੀ ਚੌਦ ਬਹਾਨਾ 
ਬਣਾਉ”ਦਾ ਹੈ । ਉਸ ਦੇ ਮਨ ਵਿਚ ਕੁੱਝ ਰੌਰ ਤੇ ਮੂੰਹ ਉਤੇ ਹੌਰ ਗੱਲ ਹੈ । ਜੋ ਪੁੱਤਰ 
ਇਤਨੀ ਗੱਲ ਨਹੀ ਮੌਨ ਸਕਦਾ ਉਹ ਸੰਗਤ ਦੀ ਅਗਵਾਈ ਕਿਵੇ” ਕਰੇਗਾ ? ਜਦ ਮਹਾਂ- 
ਦੋਵ ਨੂੰ ਲਾਹੌਰ ਜਾਣ ਲਈ ਕਿਹਾ ਗਿਆ . ਤਾਂ ਉਸ ਨੇ ਦੁਨੀਆਂਦਾਰੀ ਦੇ ਕਿਸੇ ਕੌਮ 
ਵਿਚ ਪੈਣ ਤੋ" ਹੀ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਦੁਨਿਆਵੀ ਰਿਸ਼ਤਿਆਂ ਨੂੰ ਮੰਨਣ 
ਦੀ ਕੋਈ ਲੌੜ ਨਹੀ” । ਗੁਰ ਜੀ ਪਹਿਲਾਂ ਹੀ ਦੋਖ ਰਹੋ ਸਨ ਕਿ ਉਹ ਕਦੇ ਕਿਸੇ ਦੋ 
ਦੁਖ-ਸੁਖ ਦਾ ਭਾਈਵਾਲ ਨਹੀ” ਸੀ ਬਣਦਾ, ਗੁਰ੍ਹ-ਗੱਦੀ ਦੇ ਯੌਗ ਕਿਵੇ” ਹੋ ਸਕਦਾ ਸੀ ? 
ਇਹ ਕੌਮ ਗੁਰੂ ਅਰਜਨ ਦੋਵ ਜੀ ਨੂੰ ਸੱਪਿਆ ਗਿਆ ਅਤੇ ਆਪ ਨੂੰ ਬਿਨਾਂ ਕਿਸੇ ਸੰਕੋਚ ਦੇ, 
ਬੜੀ ਖੁਸ਼ੀ ਨਾਲ ਗੁਰ੍-ਪਿਤਾ ਦੇ ਹੁਕਮ ਦੀ ਪਾਲਣਾ ਕੀਤੀ । ਗੁਰ ਜੀ ਨੇ ਮਨ ਬਣਾ ਲਿਆ 
ਕਿ ਇਹੀ ਲੜਕਾ ਜੋ ਸਭ ਤੌ" ਵਧੇਰੇ ਗੁਣਵਾਨ ਅਤੇ ਆਗਿਆਕਾਰੀ ਵੀ ਹੈ, ਗੁਰ-ਗੱਦੀ 
ਦੀ ਜ਼ਿੰਮੋਵਾਰੀ ਨਿਭਾ ਸਕਦਾ ਹੈ । ਮਾਤਾ ਨੇ ਵੀ ਆਪ ਦੇ ਲਾਹੰਰ ਜਾਣ ਤੋ" ਪਹਿਲਾਂ 
ਆਪ ਨੂੰ ਅਸੀਸ ਦਿੱਤੀ ਜੋ ਬਾਦ ਵਿਚ (ਗੁਰੂ) ਅਰਜਨ ਦੇਵ ਨੇ ਰਾਗ ਗੁਜਰੀਂ ਦੋ ਇਕ 
ਸ਼ਬਦ ਵਿਚ ਇਸ ਤਰ੍ਹਾਂ ਬਿਆਨ ਕੀਤੀ ਹੈ : 
ਪ੍ਰਤਾ ਖਾਤਾ ਕੀ ਆਸੀਸ । 
ਨਿਮਖ ਨ ਬਿਸਰਉਂ ਤਮ ਕਉਂ ਹਰਿ ਹਰਿ ਸਦਾ ਭਜਰ ਜਗਦੀਸ । (496) 
ਰ ਅਰਜਨ ਦੋਵ ਜੀ ਨੂੰ ਗੁਰ-ਪਿਤਾ ਦਾ ਇਹ ਆਦੋਸ਼ ਸੀ ਕਿ ਜਦ ਤੱਕ ਕਿਹਾ 
ਨਾਂ ਜਾਵੇ ਲਾਹੌਰ ਤੌ ਵਾਪਸ ਨਹੀ ਆਉਣਾ । ਇਸ ਤਰ੍ਹਾਂ ਇਹ ਵੀ ਇਕ ਅਜ਼ਮਾਇਸ਼ ਸੀ 
ਕਿ ਆਪ ਨੂੰ ਗੁਰ-ਗੱਦੀ ਦੇ ਨੇੜੇ ਰਹਿਣ ਦੀ ਕੋਈ ਲਾਲਸਾ ਤਾਂ ਨਹੀ” । ਦ੍ਜੇ ਪਾਸੇ 
ਗੁਰੂ ਜੀ ਇਹ ਵੀ ਦੇਖਣਾ ਤੇ ਸੰਗਤ ਨੂੰ ਦਿਖਾਉਣਾ ਚਾਹੁੰਦੇ ਸਨ ਕਿ ਪ੍ਰਿਥੀ ਚੰਦ ਕਿਸ 
ਤਰ੍ਹਾਂ ਦਾ ਬੰਦਾ ਹੈ, ਤਾਂ ਜੌ ਦੋਵਾਂ ਪੁੱਤਰਾਂ ਵਿਚਾਲੇ ਗੁਣਾਂ ਔਗੁਣਾਂ ਦਾ ਔਤਰ-ਨਿਖੋੜ 
ਸਪੱਸ਼ਟ ਹੈ ਜਾਏ । ਰ 
ਗੁਰ ਅਰਜਨ ਦੇਵ ਜੀ ਲਾਰੱਰ ਰਹਿੰਦੇ ਹੋਏ ਪੀਰਾਂ-ਫਕੀਰਾਂ ਤੇ ਸੌਤਾਂ ਦੀ ਸੰਗਤ 
ਕਰਦੇ ਅਤੇ ਚੂਨੀ ਮੰਡੀ ਗੁਰੂ ਜੀ ਦੇ ਜਨਮ ਸਥਾਨ ਵਿਖੇ ਦੀਵਾਨ ਲਗਾਉ'ਦੇ 
ਸਨ । ਇਹ ਗੱਲ 1581 ਦੀ ਹੈ। ਏਥੇ ਹੀ ਆਪ ਦਾ ਮੇਲ ਪ੍ਰਸਿੱਧ ਸ੍ਫੀ ਮੀਆਂ ਮੀਰ 
ਨਾਲ ਹੋਇਆ ਦੱਸਿਆ ਜਾਂਦਾ ਹੈ । ਸ਼ਾਇਦ ਸ੍ਰਫੀ ਕਵੀ ਸ਼ਾਹ ਹੁਸੈਨ ਨਾਲ ਵੀ ਮੋਲ ਹੋਇਆ 
ਹੋਵੇ ਜੌ ਆਪ ਦਾ ਸਮਕਾਲੀ (1539-99) ਹੀ ਸੀ। 
ਜਿਉ” ਜਿਉ” ਸਮਾਂ ਬੀਤਦਾ ਗਿਆ, ਗੁਰੂ ਅਰਜਨ ਦੋਵ ਜੀ ਗੁਰ੍ਹ-ਪਿਤਾ ਦੋ ਵਿਛੌੜੇ 
ਨੂੰ ਮਹਿਸੂਸ ਕਰਨ ਲੱਗੇ । ਕੀਰਤਨ ਕਰਦੇ ਹੋਏ ਆਪ ਦੇ ਨੌਣ ਸਜਲ ਰੋ ਜਾਂਦੇ । ਆਪ 
ਦੀ ਇਸ ਮਨੌਦਸ਼ਾ ਦਾ ਵਰਣਨ ਆਪ ਨੇ ਕੁਝ ਪੱਤਰਾਂ ਰਾਹੀ ਪਿਤਾ ਪਾਸ ਕੀਤਾ ਜੋ 
'ਸ਼ਬਦ ਹਜ਼ਾਰੇ' ਦੀ ਬਾਣੀ ਵਿਚ ਇਕ ਸ਼ਬਦ ਦੇ ਚਾਰ ਬੰਦਾਂ ਦੇ ਰੂਪ ਵਿਚ ਮਿਲਦਾ ਹੈ । 
ਪਹਿਲੀ ਚਿੱਠੀ ਇਸ ਪ੍ਰਕਾਰ ਹੈ : 
ਮੋਰਾ ਮਨੁ ਲਚੈ ਗੁਰ ਦਰਸਨ ਤਾਈ । ਬਿਲਪ ਕਰੇ ਚਾਤ੍ਰਿਕ ਕੀ ਨਿਆਈ । 


28 ਗੁਰ ਰਾਮ ਦਾਸ 
ਤਿਖਾ ਨ ਉਤਰੈ ਸਾਂਤਿ ਨ ਆਵੈ ਬਿਨ ਦਰਸਨ ਸੰਤ ਪਿਆਰੇ ਜੀਉ । 
ਹਉ ਘੋਲੀ ਜੀਉ ਘੌਲਿ ਘੁਮਾਈ ਗਰ ਦਰਸਨ ਸੱਤ ਪਿਆਰੋ ਜੀਉ । 
ਪਰ ਇਹ ਚਿੱਠੀਆਂ ਗੁਰ੍ਹ-ਪਿਤਾ ਤੱਕ ਨਹੀ" ਸਨ ਪਹੰਚਦੀਆਂ । ਬਾਬਾ ਪ੍ਰਿਥੀ ਚੋਦ 
ਇਹ ਆਪ ਹੀ ਰਖ ਲੰ'ਦਾ ਸੀ ਅਤੋਂ ਦੂਜੇ ਪਾਸੇ ਪਿਤਾ ਨੂੰ ਕਹਿੰਦਾ ਸੀ ਕਿ ਅਰਜਨ 
ਦੇਵ ਲਾਹੌਰ ਜਾ ਕੇ ਆਪ ਹੀ ਗੁਰ ਬਣ ਬੰਠਾ ਹੈ ਅਤੇ ਆਪਣੀ ਕੌਈ ਉਘ-ਸੁਘ ਨਹੀ” ਦੇ 
ਰਿਹਾ । ਇਕ ਤਰ੍ਹਾਂ ਉਹ ਪਿਤਾ ਤੋ ਪੁੱਤਰ ਵਿਚਾਲੇ ਪਾੜਾ ਪਾਉਣਾ ਚਾਹੁੰਦਾ ਸੀ । ਓਧਰ 
ਗੁਰੂ ਅਰਜਨ ਦੇਵ ਜੀ ਹੈਰਾਨ ਸਨ ਕਿ ਪਿਤਾ ਜੀ ਵਲੌ' ਕਈ ਉ” ਤਰ ਨਹੀ” ਮਿਲ ਰਿਹਾਂ । 
ਤੀਜੀ ਚਿੱਠੀ ਭੇਜਣ ਸਸੇ" ਆਪ ਠੇ ਇਹ ਪੱਕੀ ਕੀਤੀ ਕਿ ਚਿੱਠੀ ਗ੍ਰਰ-ਪਿਤਾ ਦੋ ਹੱਥ ਹੀ 
ਦਿੱਤੀ ਜਾਵੇ । ਇਹ ਚਿੱਠੀ ਇਸ ਪ੍ਰਕਾਰ ਹੈ : 
___ ਇਕ ਘੜੀ ਨ ਮਿਲਤੇ ਤਾ ਕਲਿਜੁਗ ਹੋਤਾ 1 
ਹੁਣ ਕਦਿ ਮਿਲੀਐ ਪ੍ਰਿਅ ਤੁਧ ਭਗਵੰਤਾ । 
ਮੰਹਿ ਰੈਣਿ ਨ ਵਿਹਾਵੈ ਨੀਦ ਨ ਆਵੋ ਬਿਨ ਦੇਖੇ ਗੁਰ ਦਰਬਾਰੋ ਜੀਉ । 
ਚਿੱਠੀ ਉਤੇ ਅੰਕ ਤੀਜਾ ਪੜ੍ਹ ਕੇ ਗੁਰੂ ਜੀ ਨੇ ਪਹਿਲੀਆਂ ਦੇ ਚਿੱਠੀਆਂ ਬਾਰੇ 
ਪੁਛਿਆ । ਚਿੱਠੀ ਲਿਆਉਣ ਵਾਲ ਨੇ ਦੱਸਿਆ ਕਿ ਉਹ ਚਿੱਠੀਆਂ ਬਾਬਾ ਪ੍ਰਿਬੀ ਚੰਦ 
ਲੈ'ਦੋ ਰਹੇਂ ਸਨ । ਗੁਰ੍ਹ ਜੀ ਨੇ ਪ੍ਰਿਥੀ ਚੰਦ ਤੌ" ਇਹਨਾਂ ਬਾਰੇ ਪੁਛਿਆ ਤਾਂ ਉਹ ਛਿਥਾਂ 
ਪੈ ਗਿਆ ਤੇ ਉ੍‌ਲ-ਜਲ੍ਹਲ ਬੋਲਣ ਲੱਗਾ ਕਿ ਉਸ ਨੇ ਚਿੱਠੀਆਂ ਰਖ ਕੇ ਕੀ ਕਰਨੀਆਂ 
ਸਨ । ਗ੍ਰੂ ਜੀ ਨੇ ਇਹ ਚਿੱਠੀਆਂ ਉਸ ਦੀ ਜੌਬ ਵਿਚੋ" ਕਢਵਾ ਲਈਆਂ ਅਤੇ ਸਾਰੀ 
ਸੰਗਤ ਦੋ ਸਾਹਮਣੇ ਪੇਸ਼ ਕਰ ਦਿੱਤੀਆਂ, ਤਾਂ ਜੋ ਪ੍ਰਿਥੀ ਚੰਦ ਦਾ ਅਸਲੀ ਚੌਹਰਾ-ਮੁਹਰ 
ਸਾਰੇ ਦੇਖ ਸਕਣ । ਗੁਰੂ ਜੀ ਨੇ ਕਿਹਾ ਕਿ ਇਹ ਮੀਣਾ ਤੇ ਕਪਟੀ ਹੈ ਜੌ ਪਿਤਾ ਦੇ ਨਾਲ 
ਵੀ ਇਸ ਤਰ੍ਹਾਂ ਦੇ ਵਲ-ਛਲ ਕਰਦਾ ਤੇ ਫੇਰ ਹੈਂਕੜ ਦਿਖਾਉ”ਦਾ ਹੈ । ਇਹ ਹਰੇਕ ਚੀਜ਼ 
ਨੂੰ ਗ੍ੁਰੂ-ਦਵਾਰੇ ਦੇ ਧਨ ਨੂੰ ਅਤੇ ਉੱਚ-ਪਦਵੀ ਨੂੰ ਜੱਫੋ ਮਾਰਦਾ ਅਤੇ ਮਨ-ਮਾਨੀ ਕਰਦਾ 
ਹੈ । ਇਸ ਨੇ ਚਤਰ-ਵਿਦਿਆ ਹੀ ਸਿਖੀ ਹੈ ਅਤੇ ਇਹ ਨਹੀ” ਜਾਣਦਾ ਕਿ ਚਤਰਾਈ ਨਾਲ 
ਕੁਝ ਹੱਥ ਨਹੀ" ਆਉਦਾ । 
ਇਹ ਕਹਿ ਕੇ ਗੁਰੂ ਜੀ ਨੇ ਬਾਬਾ ਬੁਢਾ ਜੀ ਦੇ ਨਾਲ ਪੰਜ ਸਿੱਖਾਂ ਨੂੰ ਲਾਹੱਰ 
ਭੋਜਿਆ ਤਾਂ ਜੌ ਉਹ ਜਾ ਕੇ (ਗੁਰੂ) ਅਰਜਨ ਦੇਵ ਨੂੰ ਲੈ ਆਉਣ ਅਤੇ ਉਹਨਾਂ ਨੂੰ 
ਗੁਰੂ-ਗੱਦੀ ਦਿੱਤੀ ਜਾਵੇ । ਪ੍ਰਿਥੀ ਚੰਦ ਦੇ ਪੁੱਤਰ ਸੋਢੀ ਮੇਹਰਬਾਨ ਦਵਾਰਾ ਰਚੀ 'ਗੱਸ਼ਟ 
_ਮਿਹਰਬਾਨ' ਅਨੁਸਾਰ ''ਤਬ ਗ੍ਰ੍ਹ ਰਾਮ ਦਾਸ ਜੀ ਸੈਮਤੀ 1638 ਭਾਦਉ ਸੁਦੀ 
ਤਿੰਨ ਸਬਦ ਕੀ ਥਾਪਣਾ ਗੁਰੂ ਅਰਜਨ ਕਉ ਦੇ ਕਰਿ ਸਚ ਖੰਡ ਕਉ ਸਿਧਾਰੇ ।' 


18. ਰਾਸਿ ਦੂਜੀ, ਅੰਸ 21, (ਹਵਾਲਾ, ਪ੍ਰ) ਹੋਈ` ਕਰ/ਮਾਤਿ, ਪੰਨ' 164) ਏਥੇ ਦੱਖਣ ਯੋਗ ਗੰਲੁ 
ਇਹ ਹੈ ਕਿ ਇਸ ਘਟਨਾ ਦੌ ਸਮਕਾਲੀ ਨੇ ਸ਼ਬਦ 'ਗੁਰ ਗੱਦੀ” ਨਹੀ" ਵਰਤਿਆ, ਜਿਵੇਂ" ਕਿ ਇਹ 
ਬਾਅਦ ਵਿਚ ਪ੍ਰਚਲਤ ਹੋ ਗਿਆ ਜਾਂ ਜਿਵੇ“ ਕਿ ਇਹ ਅੱਜ ਵੀ ਪਰਚਲਤ ਹੈ । ਸਗੋ, ਇਸ ਦੀ ਥਾਂ 
“ਬਦ ਦੀ ਥਾਪਣਾ” ਵਰਤਿਆ ਗਿਅ' ਹੈ । ਸਪੱਸ਼ਟ ਹੈ ਕਿ “ਪਾਰਬ੍ਰਹਮ ਦੇ ਪੰਥ! ਦੀ ਅਗਵਾ£) 
ਚਲਦੀ ਰਖਣ ਲਈ) ਯੌਗ ਵਰ ਨੂੰ ਗੱਦੀ ਦੇਣ ਇਕ ਰਸਮੀ ਕਾਰਵਾਈ! ਹੀ ਸੀ। ਪਰ ਮੁਖ ਕੌਮ 
“ਰਬਦ ਕੀ ਥਾਪਣਾ” ਦਾ ਸੀ ਜੌ ਕਿ ਯੋਗ ਵਿਅਕਤੀ ਨੂੰ ਦਿੱਤ! ਜਾਂਦ' ਸੀ । ਇਹ ਸ਼ਬਦ ਹ) ਨਾਮ ਹੈ 
ਅਤੇ ਸ਼ਬਦ ਦੀ ਅਗਵਾਈ ਹੀ “ਪਾਰਬ੍ਰਹਮ ਕੇ ਪੰਥ” ਦੀ ਅਗਵਾਈ ਜਾਂ ਗੁਰ੍ਹ ਦੀ ਅਗਵ'ਈ ਹੈ । 


ਜੀਵਨ 29 


ਗੁਰੂ ਅਰਜਨ ਦੇਵ ਨੂੰ ਗੱਦੀ ਮਿਲਣ ਸਮੇ ਬਾਬਾ ਪ੍ਰਿਥੀ ਚੋਦ ਨੇ ਬਹੁਤ ਰੌਲਾ 
ਪਾਇਆ ਪਰ ਸੰਗਤਾਂ ਅਤੇ ਗੁਰ ਜੀ ਨੇ ਉਸ ਦੀ ਕੋਈ ਪਰਵਾਹ ਨਹੀ” ਕੀਤੀ । 

ਗੁਰਿਆਈ ਦੇਣ ਦੋ ਤੀਜੇ ਦਿਨ ਗੁਰੂ ਰਾਮ ਦਾਸ ਆਪਣੇ ਪੁੱਤਰ ਗੁਰੂ ਅਰਜਨ 
ਦੇਵ ਅਤੇ ਕੁਝ ਖਾਸ ਸਿੱਖਾਂ ਦੇ ਨਾਲ ਗੋਇੰਦਵਾਲ ਆ ਗਏ ਜਿਥੇ ਆਪ ਨੇ ਸੋਵਾ ਅਤੇ 
ਸਾਧਨਾ ਵਿਚ ਆਪਣੀ ਉਮਰ ਦਾ ਵਡੇਰਾ ਹਿੱਸਾ ਬਤੀਤ ਕੀਤਾ ਸੀ ਅਤੇ ਜਿਥੇ” ਦੇ ਸ਼ਾਂਤ 
ਵਾਤਾਵਰਨ ਵਿਚ ਆਪ ਸਰੀਰ ਤਿਆਗਣਾ ਚਾਹੋਦੇ ਸਨ । ਭਰੇ ਦੀਵਾਨ ਵਿਚ ਆਪ 
ਨੇ ਆਪਣੇ ਚਲਾਣੇ ਬਾਰੇ ਸੰਕੇਤ ਕਰਦੇ ਹੋਏ ਸੰਗਤ ਨੂੰ ਕਿਹਾ ਕਿ ਗੁਰ ਅਰਜਨ ਦੇਵ 
ਜੀ ਨੂੰ ਪਹਿਲ ਚਾਰੇ ਗੁਰਾਂ ਦਾ ਰੂਪ ਸਮਝਣਾ ਅਤੇ ਉਹਨਾਂ ਦੀ ਅਗਵਾਈ ਵਿਚ ਚੱਲਣਾ । 
ਇਸ ਦੇ ਨਾਲ ਹੀ ਆਪ ਨੇ 'ਗੁਰ੍ਹ ਕਾ ਚੱਕ ਵਿਖੋ ਹਰਿਮੰਦਰ ਸਾਹਿਬ ਦੀ ਉਸਾਰੀ ਜਾਰੀ 
ਰੱਖਣ ਲਈ ਕਿਹਾ। ਉਸ ਸਮੋ ਮਾਤਾ ਭਾਨੀ ਜੀ ਨੇ ਵੀ ਗੂਰੂ ਜੀ ਦੇ ਨਾਲ ਹੀ 
ਸਰੀਰ ਤਿਆਗਣ ਦੀ ਇੱਛਾ ਪ੍ਰਗਟ ਕੀਤੀ ਪਰ ਆਪ ਨੇ ਅਜਿਹਾ ਕਰਨ ਤੌ ਆਪ 
ਨੂੰ ਰੌਕ ਦਿੱਤਾ ਅਤੇਂ ਚੁਪ ਚਾਪ ਭਾਣੇ ਨੂੰ ਮੰਨਣ ਲਈ ਕਿਹਾ । ਆਖਰੀ ਸਮੋ” ਗੁਰੂ 
ਜੀ ਨੇ ਬਾਬਾ ਬੁਢਾ ਜੀ ਵੱਲ ਤੱਕਿਆ, ਗੁਰੂ ਅਰਜਨ ਦੋਵ ਵੱਲ ਦੇਖ ਕੇ ਸਿਰ ਝਕਾਇਆ 
ਅਤੇ ਫੇਰ ਇਕ ਟੱਕ ਸੰਗਤ ਵੱਲ ਦੇਖਦੇ ਹੋਏ ਪ੍ਰਾਣ ਤਿਆਗ ਦਿੱਤੇ । 

ਗੁਰੂ ਰਾਮ ਦਾਸ ਜੀ ਦ ਜੀਵਨ ਦੀ ਘਾਲਣਾ ਕਿਸੇ ਕਰਾਮਾਤ ਤੋ" ਘੱਟ ਨਹੀ” ਕਹੀ 
ਜਾ ਸਕਦੀ । ਇਕ ਅਨਾਥ ਬੱਚੇ ਦੇ ਤੌਰ ਤੇ ਹੌਸ਼ ਸੰਭਾਲਣ ਤੇ” ਲੈ ਕੇ ਉਚੀ ਤੱ ਉਚੀ 
ਪਦਵੀ ਦੀ ਪ੍ਰਾਪਤੀ 'ਪੂਰੀ ਹੋਈ ਕਰਾਮਾਤਿ ਦਾ ਹੀ ਸਾਖਸ਼ਾਤ ਰੂਪ ਸੀ । ਆਪ ਦੇ 
ਜਮੇ" ਚਾਰੇ ਗ੍ਰਟਾਂ ਵਿਚ ਦੂਰ ਦੂਰ ਤਕ ਸਿੱਖੀ ਦਾ ਪ੍ਰਚਾਰ ਹੋਇਆ ਅਤੇ ਸਿੱਖ ਲਹਿਰ ਦੇ 
ਮਿਕਨਾਤੀਸੀ ਕੇਦਰ 'ਗੁਰ ਕਾ ਚੱਕ ਦੀ ਸਥਾਪਨਾ ਵੀ ਹੋਂਈ । ਆਪ ਸੋਵਾ ਦੇ ਖੁੰਜ 
ਮਨ । ਨਾਲ ਹੀ ਨਿੰਦਕਾਂ, ਦੁਸ਼ਟਾਂ, ਗੁਰ ਘਰ ਦੇ ਦੋਖੀਆਂ, ਸਾਜਸ਼ੀਆਂ, ਭੇਖੀਆਂ ਤੇ 
ਪਾਖੰਡੀਆਂ ਵਲ ਕਿਤਨੇ ਸਖਤ ਸਨ, ਇਸ ਦਾ ਪਤਾ ਵੀ ਆਪਣੀ ਬਾਂਣੀ ਤੋ" ਲਗਦਾ ਹੈ । 
ਮੁਲ ਵਿਚ ਉਹ ਆਪਣੇ ਆਪ ਨੂੰ 'ਢਾਂਡੀ ਦਰ ਖਸਮ' ਦਾ ਕਹਿੰਦੇ ਸਨ । 


ਅਧਿਆਇ ਦ੍ਜਾਂ 
ਬਾਣੀ ਦਾ ਸਾਰ 


ਮਹਾਨ ਸਾਹਿਤ ਸਦਾ ਹੀ ਜੁਗ-ਪਲਟਾਉਣ ਦਾ ਸਾਧਨ ਬਣਿਆ ਹੈ । ਮਹਾਨ ਬਾਣੀ 
ਸ਼ੁਰੂ ਤੋਂ ਹੀ ਕੌਮਾਂ ਵਿਚ ਸਭਿਆਚਾਰ ਇਨਕਲਾਬ ਲਿਆਉ”ਦੀ ਰਹੀ ਹੈ ਜਿਸ ਦੇ ਫਲ- 
ਰਰਪ ਸਮਾਜ ਵਿਚ ਪਰਚਲਤ ਗਲਤ ਮੁੱਲ ਤੇ ਆਸਥਾਵਾਂ ਬਦਲਦੀਆਂ ਹਨ ਅਤੇ ਪੁਰਾਣੇ 
ਜੀਵਨ-ਦਰਸ਼ਨ ਦੀ ਥਾਂ ਨਵੇ' ਜੀਵਨ-ਦਰਸ਼ਨ ਦਾ ਸੰਕਲਪ ਪੇਸ਼ ਹੁੱਦਾ ਹੈ । ਮਹਾਨ ਕਵਿਤਾ 
ਕਿਸੇ ਮਹਾਨ ਉਦੇਸ਼ ਦਾ ਸ੍ਰੀਗਣੇਸ਼ ਕਰਦੀ ਹੈ । ਇਸ ਦੇ ਅੰਦਰ ਕੋਈ ਪਰਮ ਸੱਤ ਹੁੰਦਾ ਹੈ 
ਜੌ ਇਕ ਨਵੀ ਜੀਵਨ-ਰਉਨ ਦਾ ਉਦਘਾਟਨ ਕਰਦਾ ਹੈ । ਗੁਰੂ ਨਾਨਕ ਦੇਵ ਦੀ ਬਾਣੀ 
ਵਿਚ ਅਜਿਹੇ ਹੀ ਲੱਛਣ ਸਮ ਜਿਸ ਦੀ ਪਰੰਪਰਾ ਨੂੰ ਬਾਅਦ ਵਿਚ ਹੋਏ ਗੁਰੂਆਂ ਨੇ ਜਾਰੀ 
ਰਖਿਆ । ਇਹਨਾਂ ਗੁਰੂਆਂ ਨੇ ਆਦਿ ਗੁਰੂ (ਨਾਨਕ ਦੇਵ ਜੀ) ਦੇ ਵਿਚਾਰਾਂ ਨੂੰ ਹੀ ਨਵੇ 
ਵਲਵਲੇ ਤੇ ਭਾਵਨਾਂ ਦੋ ਵੋਗ ਵਿਚ ਪੌਸ਼ ਕੀਤਾ । ਏਸੋਂ ਲਈ ਗੂਰ੍ਹ ਰਾਮ ਦਾਸ ਦਾ ਬਾਣੀ 
ਉਤੋਂ ਗੁਰ੍ਹ-ਮਹਿਮਾ ਅਤੇ ਸੋਵਾ-ਭਾਵ ਵਿਚ ਰਸੇ ਹੋਏ ਆਪ ਦੇ ਵਿਅਕਤਿਤਵ ਦੀ ਮਹਰ 
ਲੱਗ ਹੋਈ ਹੈ । ਪਰਮ ਸੱਤ (ਸੱਤਯਮ) ਦੀ ਵਿਆਖਿਆ ਕਰਦੀ ਹੋਈ, ਯੁਗ ਚੇਤਨਾ ਦੇ 
ਸੱ'ਦਰਯ (ਸ਼ੰਦਰਮ) ਵਿਚ ਢਲੀ ਹੋਈ ਇਹ ਬਾਣੀ ਜਨ-ਸਾਧਾਰਨ ਲਈ ਕਲਿਆਨਕਾਰੀ 
(ਸ਼ਿਵਮ) ਸਿੱਧ ਹੋਈ ਹੈ । 
ਗੁਰ ਰਾਮ ਦਾਸ ਉਸ ਉੱਚ-ਅਵਸਥਾ ਨੂੰ ਪੁਜੇ ਹੋਏ ਮਹਾਂ-ਪੁਰਸ਼ ਸਨ ਜਿਸ ਨੂੰ ਆਪ 
ਦੇ ਅੰਤਹਕਰਨ ਨੇਂ ਲਗਨ ਅਤੇ ਕਰਮ-ਯੌਗ ਦੋ ਅਭਿਆਸ ਨਾਲ ਗ੍ਰਹਿਣ ਕੀਤਾ ਸੀ । 
ਆਪ ਦੀ ਬਾਣੀ ਮਨੁੱਖ ਨੂੰ ਹਲੂਣਾ ਦੇੱਦੀ ਹੈ ਕਿ ਉਹ ਦੇਖ ਸੌਚੇ ਤੇ ਆਤਮ-ਚਿੰਤਨ 
ਕਰਦਾ ਹੋਇਆ ਪਰਮ-ਸੱਤ ਨੂੰ ਸਮਝਣ ਦਾ ਜਤਨ ਕਰੇ ਕਿ ਉਹ ਕੌਣ ਹੈ, ਕਿਧਰੋਂ” 
ਆਇਆ ਹੈ, ਕਿਥੇ ਜਾਣਾ ਹੈ, ਕਿਵੇ ਉਸ ਦੀ ਅਉਧ ਬੀਤ ਰਹੀ ਹੈ, ਜਦ ਕਿ ਉਹ ਝੂਠੇ 
ਰਿਸ਼ਤਿਆਂ ਦੇ ਚੱਕਰ ('ਦੂਜੇ ਭਾਇ ) ਵਿਚ ਫਸਿਆ ਹੋਇਆ ਹੈ : 
ਦਿਨਸੁ ਚੜੋਂ ਫਿਰਿ ਆਥਣ ਰੋਣ ਸਬਾਈ ਜਾਇ । 
ਆਵ ਘਟੈ ਨਰੁ ਨਾ ਬੁਝ ਨਤਿ ਮੂਸਾਂ ਲਾਜ ਟੁਕਾਇ । 
ਗੁੜ ਮਿਠਾ ਮਾਇਆ ਪਸਰਿਆ ਮਨਮੁਖ ਮਾਖੀ ਪਚੋ ਪਚਾਇ । 
(ਪੰਨਾ 41) 
ਆਪਣੀ ਆਤਮਾ ਦੀ ਪਛਾਣ ਲਈ ਜ਼ਰੂਰੀ ਹੈ ਕਿ ਗੁਰ੍ਹ ਦੀ ਸ਼ਰਨ ਜਾਇਆ 
_ਜਾਵੇ ਕਿਉ"ਕਿ ਗ੍ਰਰੂ ਦੀ ਵਡਿਆਈ ਵੱਡੀ ਹੈ ਅਤੇ ਇਸ ਦੇ ਮੁਕਾਬਲੇ ਉਤੇ ਮਨੁੱਖ ਦੀ 
_ਸਮਝ ਬੜੀ ਤੁਛ ਹੈ। ਗੁਰੂ ਤੇ ਬਾਣੀ ਤ” ਨਾਮ ਦੀ ਪ੍ਰਾਪਤੀ ਹੁੰਦੀ ਹੈ । ਗੁਰੂ ਕਿਵੇ” 


ਰਿ 


ਬਾਣੀ ਦਾ ਸਾਰ 31 


ਹਰੀ ਦਾ ਨਾਮ ਬਖਸ਼ਦਾ ਹੈ ? ਪਹਿਲਾਂ ਗੁਰੂ ਆਪਣੇ ਸ਼ਬਦ ਨਾਲ ਪਿਆਰ ਲਗਾਉਣਾ 
ਸਿਖਾਉ”ਦਾ ਹੈ । ਸ਼ਬਦ ਰਾਹੀ” ਵਿਸ਼ਾਲ ਬ੍ਰਹਿਮੰਡ ਦੀ ਸੌਝੀ ਹੁੰਦੀ ਹੈ ਅਤੇ ਮਨੁੱਖ ਨੂੰ 
ਅਪਣੀ ਤੁਛੱਤਾ ਦਾ ਪਤਾ ਲਗਦਾ ਹੈ । ਕੁਦਰਤ ਦੀ ਵਡਿਆਈ ਨੂੰ ਅਨੁਭਵ ਕਰਦੇ ਹੋਏ 
ਮਨੁੱਖ ਦੇ ਮਨ ਵਿਚੋ ਹਉਮੈ' ਨਿਕਲਦੀ ਹੈ । ਇਹ ਹਉਮੈਂ ਹੀ ਵੱਡੀ ਬਿਮਾਰੀ ਹੈ ਜੌ ਮਨੁੱਖ 
ਨੂੰ ਹਰੀ ਨਾਲ ਅਤੇ ਹਰੀ ਦੀ ਕੁਦਰਤ ਨਾਲ ਇਕ-ਸੁਰ ਨਹੀ” ਹੋਣ ਦੇ'ਦੀ । ਇਹ ਹਉਮੈ” 
ਬੰਦੇ ਨੂੰ ਬਹੁਤ ਖਵਾਰ ਕਰਦੀ ਹੈ । ਇਸ ਤੋ ਛੁਟਕਾਰਾ ਗੁਰ੍ਹ-ਸ਼ਬਦ ਦਵਾਰਾ ਹੁੰਦਾ ਹੈ । 
ਹਉਸੰ” ਦੇ ਜਾਣ ਨਾਲ ਹੀ ਮਨੁੱਖ ਹਰੀ ਦੀ ਸੋਵਾ ਵਿਚ ਲਗਦਾ ਹੈ । ਗੁਰੂ ਦੇ ਗਿਆਨ 
ਦਵਾਰਾ ਉਸ ਨੂੰ ਆਪੇ ਹੀ ਸਮਝ ਆਉਦੀ ਹੈ ।'` ਗੁਰੂ ਦੇ ਮਿਲਣ ਨਾਲ ਮਨ ਵੱਸ ਵਿਚ 
ਆਉਦਾ ਹੈ ਅਤੇ ਹੌਰ ਵਾਧਹ ਦੀਆਂ ਖਾਹਸ਼ਾਂ ਵੱਲ ਨਹੀ” ਦੌੜਦਾ । ਫੋਰ ਤਾਂ ਖਾਹਿਸ਼ 
ਇਕ ਹਰੀ ਦੇ ਮਿਲਣ ਦੀ ਰਹਿ ਜਾਦੀ ਹੈ ।' ਮਨੁੱਖ ਜੀਵਨ ਤੋਂ ਮੌਤ ਨੂੰ ਇਕ ਨਜ਼ਰ ਨਾਲ 
ਦੇਖਣ ਲਗਦਾ ਹੈ । ਉਸ ਦਾ ਮੌਤ ਦਾ ਡਰ ਦੂਰ ਹੋ ਜਾਂਦਾ ਹੈ । ਗੁਰ ਦੇ ਸ਼ਬਦ ਦੀ ਸੌਝੀ 
ਹੌਣ ਨਾਲ ਹੀ ਉਹ ਹਰੀ ਦੇ ਗੁਣ ਗਾਉ'ਦਾ ਅਤੇ ਗੁਰ੍ਹ ਦੀ ਸਿੱਖਿਆ ਰਾਹੀ” ਸਹਿਜ 
ਅਵਸਥਾ ਵਿਚ ਧਿਆਨ ਜੋੜਦਾ ਹੈ, ਜਿਸ ਨਾਲ ਮਨ ਅਡੋਲ ਹੋ ਕੇ ਹਰ ਥਾਂ ਹਰੀ ਨੂੰ 
ਪਸਰਿਆ ਅਨੁਭਵ ਕਨਦਾ ਹੈ । ਰ ਰ 
ਹਰ ਇੱਕ ਦੇ ਐਦਰ ਹਰੀ ਦੀ ਜੌਤ ਹੈ, ਜੌ ਗੁਰੂ ਦੇ ਰਾਹੀ" ਪ੍ਰਗਟ ਹੌਦੀ ਹੈ । ਮਨੁੱਖ 
ਕਿਉ”ਕਿ ਹਰੀ ਨੂੰ ਛਡ ਕੇ ਵਿਸ਼ਿਆਂ ਵੱਲ ਰੁਚੀ ਕਰਦਾ ਹੈ, ਇਸ ਲਈ ਇਹ ਮੱਧਮ ਪੈ ਕੇ 
ਆਖਰ ਬੁਝ ਜਾਂਦੀ ਹੈ ਪਰ ਜੋ ਹਰੀ ਦੀ ਮਿਹਰ ਹੋਵੇ ਤਾਂ ਗੁਰੂ ਨਾਲ ਮੇਲ ਹੋ ਜਾਂਦਾ ਹੈ 
ਜਿਸ ਕਾਂਰਨ ਦਿਲ ਦਾ ਹਨੇਰਾ ਦੂਰ ਹੁੰਦਾ ਤੇ ਹਰੀ ਦੇ ਗੁਣਾਂ ਦਾ ਪ੍ਰਵੇਸ਼ ਸਾਡੇ ਅੰਦਰ 
ਹੁੰਦਾ ਹੈ : ਰ੍ 
ਰਾਮ ਨਾਮ ਰਤਨ ਕਠੜੀ ਗੜ ਮੌਦਰਿ ਏਕ ਲੁਕਾਨੀ । 
ਸਤਿਗੁਰੂ ਮਿਲੈ ਤ ਖੋਜੀਐ ਮਿਲਿ ਜੌਤੀ ਜੌਤਿ ਸਮਾਨੀ । 
ਰ (ਪੰਨਾਂ : 1178) 
ਹਿਰਦੇ ਰੂਪ ਗੜ੍ਹ ਮੱਦਰ ਵਿਚ ਅਮੋਲਕ ਰਾਮ ਨਾਮ ਦੀ ਕੌਠੜੀ ਲੁਕੀ ਹੋਈ ਹੈ । 
ਇਸ ਦੀ ਖੋਜ ਸਤਿਗੁਰ ਦੀ ਸਹਾਇਤਾ ਨਾਲ ਹੀ ਹੁਂਦੀ ਹੈ। ਮਨਮੁਖਾਂ ਦੀ ਕੋਠੜੀ ਵਿਚ 
ਅਗਿਆਨ ਦਾ ਹਨੇਰਾ ਹੁੰਦਾ ਹੈ । ਉਹਨਾਂ ਦੋ ਮਨ ਵਿਚ ਰਤਨ ਨਹੀ" ਸ੍ਰਝਦਾ । ਉਹ 
ਕੁਰਾਹੋ ਭਟਕਦੇ ਰਹਿੰਦੇ ਹਨ, ਕਿਉਕਿ ਉਹਨਾਂ ਨੇ ਮਾਇਆ ਸਰਪਣੀ ਦੀ ਜ਼ਹਿਰ ਚਖੀ 
ਹੁੰਦੀ ਹੈ। ਉਹ ਸੰਸਾਰਕ ਪਦਾਰਥਾਂ ਦੇ ਸਵਾਦ ਵਿਚ ਫਸੋ ਹੁੰਦੇ ਹਨ ।£ 
ਹਰੇਕ ਦੇ ਐਦਰ ਹਰੀ ਦੀ ਜੌਤ ਹੈ ਜੌ ਗੁਰੂ ਦੇ ਰਾਹੀ” ਪ੍ਰਗਟ ਹੌੰਦੀ ਹੈ। ਗੁਰੂ 
ਕੋਲੋ ਹਰੀ ਪਿਆਰੇ ਦਾ ਰਾਹ ਪੁਛੀਦਾ ਹੈ ਤੋਂ ਸ਼ਰਧਾ ਨਾਲ ਉਸ ਦੇ ਮਿਲਣ ਦੀ ਉਡੀਕ 
ਕਰੀ" ਦੀ ਹੈ । ਗੁਰੂ ਤੋਂ ਬੋਮਖ ਹੋਣ ਨਾਲ ਭਰਮ ਤੋਂ ਭੁਲੇਖੇ ਨਹੀਂ ਜਾਂਦੇ ਤੇ ਹੋਰਨਾਂ 


1. ਆਦਿ ਗ੍ਰੰਥ : 776 
2, ਉਹੀ ; 696 


32 ਗੁਰ ਰਾਮ ਦਾਸ 


ਖਿੱਚਾਂ ਵੱਲ ਖਿੱਚੋ ਜਾਈਦਾ ਹੈ ਪਰ ਜਦ ਗੁਰੂ ਨੂੰ ਮਿਲੀਏ ਤਾਂ ਉਹ ਆਪਣੀ ਨੋਮ-ਪੁਰਨ 
ਬਾਣੀ ਦਵਾਰਾ ਸਾਡੇ ਦਿਲ ਨੂੰ ਹਰੀ ਦੋ ਪਿਆਰ ਨਾਲ ਵਿੰਨ੍ਹ ਦੇ'ਦਾ ਹੈ, ਜਿਸ ਨਾਲ ਹੌਰ 
ਸਾਰੀਆਂ ਆਸਾਂ ਤੇ ਅੰਦੋਸ਼ੋ ਭੁਲ ਜਾਂਦੇ ਹਨ ਅਤੇ ਕੰਵਲ ਹਰੀ ਦੇ ਪ੍ਰੇਮ ਦੀ ਵੇਦਨ ਹੀ 
ਰਹਿ ਜਾਂਦੀ ਹੈ ।$ ਗੁਰੂ ਦੀ ਕਿਰਪਾ ਨਾਲ ਬਿਰਤੀ ਪਾਪਾਂ ਵਲੋ ਹਟ ਕੇ ਹਰੀ-ਰਸ ਗ੍ਰਹਿਣ 
ਕਰਨ ਵੱਲ ਲੱਗ ਜਾਂਦੀ ਹੈ । ਅੱਖਾਂ, ਜੀਭ, ਕੌਨ ਆਦਿ ਜਭ ਨਾਮ ਦੋ ਪਿਆਰ ਵਿਚ 
ਕੰਮ ਕਰਨ ਲਗਦੇ ਹਨ ਅਤੋਂ ਮਨੁੱਖ ਹਰ ਸਮੋ ਨਾਮ ਵਿਚ ਲੀਨ ਰਹਿੰਦਾ ਹੋਇਆ ਔਤ 
ਹਰੀ ਵਿਚ ਮਿਲ ਜਾਂਦਾ ਹੈ । ਜਦ ਗੁਰੂ ਦੇ ਰਾਹੀ" ਹਰੀ-ਨਾਮ ਵਿਚ ਪ੍ਰੀਤ ਲਗ ਜਾਂਦੀ ਹੈ 
ਤਾਂ ਬਿਰਤੀ ਅਜਿਹੀ ਹੋਂ ਜਾਂਦੀ ਹੈ ਕਿ ਹਰੀ ਦਾ ਪਿਆਰ ਹੀ ਚੰਗਾ ਲਗਦਾ ਹੈ ਅਤੇ ਮਨ 
ਸਦਾ ਖੇੜੇ ਵਿਚ ਰਹਿੰਦਾ ਹੈ । ਮੱਤ ਗਿਆਨ-ਰ੍ਹਪ ਹਰੀ ਵਿਚ ਲਗੀ ਹੌਣ ਕਰਕੇ ਗਿਆਨ- 
ਵਾਨ ਅਤੇ ਅਡੌਲ ਹੋ ਜਾਂਦੀ ਹੈ। ਇਸ ਤਰ੍ਹਾਂ ਜਿਹੜੋ ਮਨੁੱਖ ਨਿਰਮਾਣ ਹੋ ਕੋ ਆਪਣੇ 
ਆਪ ਨੂੰ ਗੁਰੂ ਦੇ ਹਵਾਲੇ ਕਰ ਦੇਦੇ ਹਨ ਉਹਨਾਂ ਉਤੇ ਗੁਰੁ ਪ੍ਰਸੰਨ ਹੋ ਕੇ ਉਹਨਾਂ ਦਾ 
ਜੀਵਨ ਸਵਾਰ ਦੇਦੇ ਹੈ । ਉਹ ਆਪਣੇ ਹਿਰਦੇ ਅੰਦਰ ਹਰੀ ਦਾ ਰਸ ਮਾਣਦੇ ਅਤੇ ਅੰਤ 
ਮੁਕਤੀ ਪਾ ਲੌ'ਦੇ ਹਨ ।“ 

ਹਰੀ-ਭਗਤੀ ਹੀ ਹਰੀ ਦਾ ਪਿਆਰ ਹੈ । ਦ੍ਰਜੀਆਂ ਸੰਸਾਰਕ ਵਸਤਾਂ ਦਾ ਪਿਆਰ 
ਰਖਣ ਵਾਲੋਂ ਮਨਮੁਖਾਂ ਨੂੰ ਇਹ ਨਹੀ” ਮਿਲਦਾ । ਇਹ ਤਾਂ ਨਿਸਚੇ ਵਾਲਿਆਂ ਨੂੰ ਗੁਰੂ 
ਤੋ ਮਿਲਦਾ ਹੈ। ਹਰੀ ਨਾਮ ਜਪਣ ਨਾਲ ਤਨ ਤੇ ਮਨ ਦੀਆਂ ਸਾਰੀਆਂ ਇਛਾਵਾਂ 
ਪੂਰੀਆਂ ਹੁੰਦੀਆਂ ਹਨ । ਇਹ ਨਾਮ ਗੁਰੂ ਦੇ ਤੁਠਣ ਨਾਲ ਮਿਲਦਾ ਹੈ । ਪਹਿਲਾਂ ਹਰੀ 
ਦੀ ਕਿਰਪਾ ਹੋਵੇ ਤਾਂ ਸਤਿਗੁਰ ਦੀ ਸੰਗਤ ਮਿਲਦੀ ਹੈ । ਓਥੇ ਬਹਿ ਕੇ ਹਰੀ ਦੋ ਗੁਣ 
ਗਾਈਦੋ ਹਨ । ਭੁਗਤ-ਜਨ ਹਰੀ ਦੀਆਂ ਸ੍ਰਹਣੀਆਂ ਗੱਲਾਂ ਸੁਣਾਉ”ਦੋਂ, ਖੌਟੀ ਮੱਤ ਨੂੰ 
ਉੱਜ਼ਲ ਕਰਦੇ ਤੇ ਨਾਮ ਜਪਾਉ'ਦੋ ਹਨ । ਇਹ ਗੱਲਾਂ ਮਨਮੁਖਾਂ ਨੂੰ ਚੋਗੀਆਂ ਨਹੀ” 
ਲਗਦੀਆਂ, ਸਗੋ" ਕਿਸੇ ਬਖਸ਼ਿਸ਼ ਨੂੰ ਪ੍ਰਾਪਤ ਹੋਏ ਪ੍ਰਾਣੀ ਨੂੰ ਹੀ ਚੰਗੀਆਂ ਲਗਦੀਆਂ ਹਨ 
ਅਤੇ ਉਹੀ ਗੁਰ ਨੂੰ ਮਿਲ ਕੇ ਮੁਕਤ ਹੌਣ ਦਾ ਰਾਹ ਫੜਦਾ ਹੈ ।$ . 

ਹਰੀ ਦੇ ਸੰਤ ਸਾਡੋ ਮਿਲਣ ਯੋਗ ਹਨ, ਕਿਉਕਿ ਉਹਨਾਂ ਉਤੇ ਹਰੀ ਦੀ ਖਾਜ 
ਮਿਹਰ ਹੋਈ ਹੁੰਦੀ ਹੈ । ਉਹਨਾਂ ਨੂੰ ਜੋ ਪ੍ਰਾਣੀ ਦਾਸ-ਭਾਵ ਨਾਲ ਮਿਲਦਾ ਹੈ ਉਸ 
ਉਤੇ ਹੀ ਹਰੀ ਪ੍ਰਸੰਨ ਹੁੰਦਾ ਹੈ । ਇਸ ਲਈ ਗੁਰ੍ਹ ਜੀ ਕਹਿੰਦੇ ਹਨ ਕਿ ਨਿੰਦਕਾਂ ਦੀ ਸੰਗਤ 
ਛੱਡ ਕੇ ਗੁਰੂ ਦੀ ਸੰਗਤ ਵਿਚ ਬੌਠਣਾ ਚਾਹੀਦਾ ਹੈ ਜਿਸ ਕਾਰਨ ਮਾੜੇ ਬੰਦੇ ਵੀ ਚੰਗੇ ਹੋ 
ਜਾਂਦੇ ਹਨ ।? 

ਗੁਰ ਦਾ ਨਾਮ ਮਿੱਠਾ, ਸੁਗੋਧਤ ਤੋ ਚਾਨਣਾ ਦੇਣ ਵਾਲਾ ਹੈ । ਜਿਹੜੇ ਉਸ ਦੇ 


- ਆਦਿ ਗ੍ਰੰਥ : 776 
ਉਹੀ $ 1199 
ਉਹੀ $ 731 

ਉਹੀ $ 880 
ਉਹੀ; 881 


ਇਹ 


5੭ ੬ ੯ 


ਬਾਣੀ ਦਾ ਸਾਰ 33 


ਗੁਣ ਗਾਉ”ਦੋ ਹਨ ਉਹ ਤਰ ਜਾਂਦੇ ਹਨ ਪਰ ਜੌ ਪਖੰਡ ਕਰ ਕੇ ਹੌਰ ਖਾਸੋਂ ਤੋਂ ਦੂਰ ਦੂਰ 
ਟੱਕਰਾਂ ਮਾਰਦੇ ਹਨ ਉਹ ਆਪਣਾ ਅੱਗਾ-ਪਿਛਾ ਵਿਗਾੜ ਲੋ'ਦੋ ਹਨ। ਉਹ ਨਿਕੰਮੇ 
ਧੰਦਿਆਂ ਵਿਚ ਸਮਾਂ ਗੁਆਉ”ਦੇ ਅਤੇ ਪਾਪ ਕਰਕੇ ਜੀਵਨ-ਮਨੌਰਥ ਤ` ਪਛੜ ਜਾਂਦੇ ਹਨ । 
ਜੇ ਉਹ ਸੰਗਤ ਵਿਚ ਆਉਣ ਤਾਂ ਗੁਰ ਦੇ ਸ਼ਬਦ ਦੀ ਵਿਚਾਰ ਕਰਕੇ ਹਰੀ ਦੀ ਰਜ਼ਾ 
ਵਿਚ ਨਥੇ ਜਾ ਸਕਦੋ ਹਨ । ਸੰਗਤ ਦਾ ਬੜਾ ਅਸਰ ਹੁੰਦਾ ਹੈ । ਇਸ ਨਾਲ ਦ੍ਰਿੜ੍ਹਤਾ 
ਆਉਦੀ ਹੈ । ਵੱਡੇ ਵੱਡੇ ਪਾਪੀ ਸੰਗਤ ਕਰ ਕੇ ਤਰ ਜਾਂਦੇ ਹਨ ਪਰ ਹਰੀ ਆਪਰਹੀ 
ਮਨੁੱਖ ਨੂੰ ਅਜਿਹਾ ਰੰਗ ਲਾਵੇ ਤਾਂ ਲਗਦਾ ਹੈ । ਜੀਵ ਵਿਚਾਰਾ ਆਪਣੇ ਆਪ ਕੂਝ ਨਹੀ” 
ਕਰ ਸਕਦਾ । ਗਨਕਾ, ਕ੍ਬਜ਼ਾਂ ਤੇ ਅਜਾਮਲ ਵਰਗ ਪਾਪੀ ਏਸੇ ਤਰ੍ਹਾਂ ਹੀ ਹਰੀ ਦੀ ਮਿਹਰ 
ਨਾਲ ਤਰ ਗਏ, ਜਦ ਕਿ ਉਹਨਾਂ ਨੇ ਸਾਰੀ ਉਮਰ ਹੀ ਮਨਮੁਖਤਾ ਵਿਚ ਕੱਟੀ ਸੀ ।$ 
ਸਤਿਗੁਰ ਪਾਰਸ ਹੈ, ਮਨਮੁਖ ਲੰਹਾ ਹੈ । ਪਾਰਸ ਨੂੰ ਛੌਹਣ ਤੱ ਬਿਨਾ ਲੋਹਾ ਸੋਨਾਂ 
ਨਹੀ" ਬਣ ਸਕਦਾ । ਮਨਮੁਖ ਗੁਰ੍ਹ ਦੀ ਸੰਗਤ ਵਿਚ ਇਸ ਤਰ੍ਹਾਂ ਤਰਦਾ ਹੈ ਜਿਵੇ“ ਬੇੜੀ 
ਵਿਚ ਲੱਗਾ ਹੋਇਆ ਲੋਹਾ ਵੀ ਬੋੜੀ ਦੋ ਨਾਲ ਹੀ ਤਰ ਜਾਂਦਾ ਹੈ। ਜੇ ਇਹ ਲੰਹਾ ਬੋੜੀ 
ਦੇ ਨਾਲ ਲੱਗਾ ਹੋਇਆ ਨਾ ਹੋਵੇਂ, ਭਾਵੇ ਪਾਸ ਹੀ ਅਲਗ ਪਿਆ ਹੋਵੇ, ਤਾਂ ਇਹ ਡਬ 
ਜਾਂਦਾ ਹੈ ਪਰ ਸਤਿਗੁਰ ਨਾਲ ਭੇਟ ਵੀ ਵੱਡੇ ਭਾਗਾਂ ਨਾਲ ਹੀ ਹ੍ਰੰਦੀ ਹੈ : 
ਅੰਤਰਿ ਅਗਿਆਨ ਦੁਖੁ ਭਰਮੁ ਹੈ ਵਿਚਿ ਪੜਦਾ ਦੂਰਿ ਪਈਆਸਿ । 
ਬਿਨ ਸਤਿਗੁਰ ਭੇਟੇ ਕੌਚਨੁ ਨਾ ਥੀਐ ਮਨਮੁਖੁ ਲਹੁ ਬਡਾ ਬੋੜੀ ਪਾਜਿ । 
ਸਤਿਗੁਰੂ ਬੰਹਿਬੁ ਹਰਿ ਨਾਵ ਹੈ ਕਿਤੁ ਬਿਧਿ ਚੜਿਆ ਜਾਇ । 
ਸਤਿਗੁਰ ਕੌ ਭਾਣੇ ਜੌ ਚਲੰ ਵਿਚਿ ਬੋਹਿਥ ਬੈਠਾ ਆਇ । 
(ਪੰਨਾ 40) 
ਉਤੋ' ਉਤੋ' ਪਖੰਡ ਕਰ ਕੇ ਮਹ ਨਾਲ ਨਾਮ ਰਟਣ ਵਾਲ ਮਨੁੱਖਾਂ ਨੂੰ ਨਾਮ ਦੀ 
ਪ੍ਰਾਪਤੀ ਨਹੀ” ਹੁੰਦੀ । ਇਸ ਦੀ ਪ੍ਰਾਪਤੀ ਤਾਂ ਸ਼ੁਧ ਹਿਰਦੇ ਵਾਲੋਂ ਗੁਰਮੁਖਾਂ ਨੂ ਗੁਰ ਤੋ” 
ਹੂੰਦੀ ਹੈ । ਇਸ ਲਈ ਮਨੁੱਖ ਦਾ ਹਿਰਦਾ ਸ਼੍ਧ ਹੋਣਾ ਚਾਹੀਦਾ ਹੈ। ਜੋ ਦਿਨ-ਰਾਤ ਕੰਮ 
ਤਾਂ ਹੌਰ ਹੋਰ, ਵਿਸ਼ੇ ਵਿਕਾਰਾਂ ਵਾਲੋ ਕਰਦੇ ਹਨ ਅਤੋਂ ਝੁੱਗੇ ਵਿਚ ਹੀ ਗੁਰ੍ਹ ਤੌਂ ਗਿਆਨ 
ਲੰਣਾ ਲੋਚਦੇ ਹਨ, ਉਹ ਭਾਵੇ" ਕਿੰਨੇ ਵੀ ਜਪ-ਤਪ-ਸੌਜਮ ਕਰਨ, ਆਖਰ ਕੋਰੇ ਦੇ ਕੌਰ 
ਰਹਿ ਜਾਂਦੇ ਹਨ ਅਤੇ ਉਹਨਾਂ ਉਤੇ ਕੋਈ ਰੰਗ ਨਹੀ” ਚੜ੍ਹਦਾ । ਉਹ ਆਪਣੇ ਦਵੰ ਤ-ਭਾਵ 
ਦੇ ਕਾਰਨ ਬਰਬਾਦ ਹੰ ਜਾਂਦੇ ਹਨ । ਉਹ ਨਾਮ ਦੀ ਪ੍ਰਾਪਤੀ ਦਾ ਕੇਵਲ ਭੇਖ ਹੀ ਕਰਦੇ 
ਹਨ, ਜਦ ਕਿ ਉਹਨਾਂ ਦਾ ਮਨ ਅੰਦਰੋ'-ਅੰਦਰ ਦਸ ਦਿਸ਼ਾਵਾਂ ਵੱਲ ਨੱਸਿਆ ਫਿਰਦਾ ਹੈ 
ਅਤੇ ਕਿਤੇ ਵੀ ਉਸ ਨੂੰ ਟਿਕਾਉਂ ਨਹੀ ਮਿਲਦਾ । ਹਉਸੰ" ਵਿਚ ਫਸੇ ਹੋਏ ਉਹ ਨਾਮ ਤੇ 
ਸ਼ਬਦ ਦੇ ਉਪਦੇਸ਼ ਨੂੰ ਨਹੀ" ਸਮਝ ਸਕਦੇ । 
ਮਨ ਚੌਚਲ ਹੌਣ ਕਰਕੇ ਹਰੀ ਤੌ ਪਰੋ ਭਟਕਦਾ ਰਹਿੰਦਾ ਹੈ ਅਤੇ ਜਦ ਤੱਕ ਹਰੀ 





।, ਆਦਿ ਗ੍ਰੰਥ : 981 
।. ਉਹੀ ! 732 


44 ਗੁਰੂ ਰਾਮ ਦਾਸ 


ਤੋ” ਸਖਣਾ ਰਹਿੰਦਾ ਹੈ, ਤਦ ਤੱਕ ਸਰੀਰ ਇਕ ਮੁਰਦਾ ਫੋਰ ਵਾਂਗਰ ਹੁੰਦਾ ਹੈ ਪਰ ਜਦ 
ਗੁਰ ਮਿਲ ਜਾਏ ਤਾਂ ਮਨ ਇਕ ਸਾਰ ਹੋਂ ਕੇ ਆਪਣੇ ਅੰਦਰ ਹੀ ਹਰੀ ਨੂੰ ਵੱਸਦਾ ਦੇਖ 
ਲੈਦਾ ਹੈ ।$ ਹਰੀ ਨੂੰ ਮਿਲਣ ਦਾ ਅਸਲੀ ਸਾਧਨ ਇਹ ਹੈ ਕਿ ਸਰੀਰ ਦੋ ਮੰਦੇ ਖਿਆਲਾਂ 


ਨੂੰ ਹਰੀ ਦੇ ਚੰਗੇ ਧਿਆਨ ਨਾਲ ਦਬਾ ਕੇ ਰਖਿਆ ਜਾਵੇ । ਇਹ ਇਸ ਤਰ੍ਹਾਂ ਹੈ ਜਿਵੇ 
ਦੋਹ ਰ੍ਰਪੀ ਘੋੜੀ ਦੇ ਮੂੰਹ ਵਿਚ ਗੁਰੂ ਦੇ ਗਿਆਨ ਰ੍ਪੀ ਕੌੰਡਿਆਲੇ (ਲਗਾਮ ਦੇ ਲੌਹੇ) ਨੂੰ 
ਪੱਕੀ ਤਰ੍ਹਾਂ ਪਾਇਆ ਜਾਵੇਂ ਅਤੇ ਤਨ ਜਾਂ ਦੇਹ ਨੂੰ ਹਰੀ ਪ੍ਰੰਮ ਦਾ ਚਾਬਕ ਲਗਾਇਆ 
ਜਾਵੇ, ਜਿਵੇ ਹਾਥੀ ਨੂੰ ਅੰਕਸ ਲਗਾਇਆ ਜਾਂਦਾ ਹੈ, ਕਿਉਕਿ ਮਨ ਵੀ ਹਾਥੀ ਵਾਂਗ ਹੀ 
ਹੈ ਜੌ ਅੰਕਸ ਜਾਂ ਚਾਬਕ ਤ ਬਗੌਰ ਕਾਬੂ ਵਿਚ ਨਹੀਂ ਆਉਦਾ । ਇਸ ਦੋਹ ਰ੍ਰਪੀ ਘੋੜੀ 


(੭ 


ਨੂੰ ਜ਼ੀਨ (ਕਾਠੀ) ਇਹ ਪਾਈ ਜਾਵੇ ਕਿ ਚੰਗੇ ਗੁਰ੍ਹ ਨੂੰ ਬੁਝਣ ਤੇ ਭਾਲਣ ਜਾਣਾ ਹੈ ਅਤੇ 


ਵਿਸ਼ੇ-ਵਿਕਾਰਾਂ ਦੀਆਂ ਅਨੇਕਾਂ ਲਹਿਰਾਂ ਨੂੰ ਚੀਰਦੋ ਹੋਏ ਸੰਸਾਰ-ਸਾਗ਼ਰ ਨੂੰ ਪਾਰ ਕਰਨ ਹੈ 
ਤਾਂ ਹੀ ਗੁਰ੍ਹ-ਮਲਾਹ ਦੇ ਸ਼ਬਦ ਦੀ ਸੋਝੀ ਆਉ”ਦੀ ਹੈ ਅਤੇ ਨਾਮ ਪ੍ਰਾਪਤ ਹੁੰਦਾ ਹੈ । ਦੇਹ- 
ਰ੍ਪੀ ਘੋੜੀ ਉਤੇ ਚੜ੍ਹ ਕੇ, ਸਾਧ=ਸੰਗਤ ਦੀ ਜੰਝ ਲੰ ਕੇ, ਸੰਸਾਰ-ਸਾਗਰ ਦਾ ਬਿਖੜਾ ਪੈਡਾ 
ਕੱਟਣਾ ਪੈਦਾ ਹੈ, ਤਾਂ ਹੀ ਹਰੀ ਨਾਲ ਮਿਲਾਪ ਹੁੰਦਾ ਹੈ।” ਇਸ ਕਾਰਜ ਵਿਚ ਗੁਰ੍ਹ 
ਆਪ ਮਨੁੱਖ ਦੀ ਸਹਾਇਤਾ ਕਰਦਾ ਹੈ । ਗੁਰੂ ਦੇ ਸ਼ਬਦ ਦੀ ਸੋਝੀ ਆਉਣ ਨਾਲ ਸੰਤ 
ਤੱਕ ਦਾ ਡਰ ਖਤਮ ਹੈ ਜਾਂਦਾ ਹੈ। ਗੁਰੂ ਦੇ ਗਿਆਨ ਦੀ ਤਲਵਾਰ ਜਮਦੂਤ ਨੂੰ ਵੀ 
ਨਸਾ ਦੋਦੀ ਹੈ ? ਰ ਰ 
ਸਤਿਗੁਰਿ ਗਿਆਨ ਖੜਗ੍ਰ ਹਥਿ ਦੀਨਾ ਜਮ ਕੌਕਰ ਮਾਰਿ ਬਿਦਾਰੇਂ । 
(ਪੰਨਾ 574) 
ਲੋਕ ਤਾਂ ਮਰ ਕੇ ਮੁਕਤੀ ਭਾਲਦੇ ਹਨ, ਪਰ ਅਜਿਹਾ ਜਾਗਿਆ ਹੋਇਆ ਮਨੁੱਖ 'ਜੀਵਨ 
ਮੁਕਤ' ਹੰਦਾ ਹੈ । ਸੰਸਾਰ ਆਵਾਗਵਨ ਦੇ ਗੌੜ ਵਿਚ ਪਿਆ ਰਹਿੰਦਾ ਹੈ, ਪਰ ਇਹ ਮਨੁੱਖ 
ਗੁਰੂ ਦੋ ਨਾਲ ਲਗ ਕੇ ਅਮਰ ਜੀਵਨ ਹਾਸਲ ਕਰ ਲੰ'ਦਾ ਹੈ। ਉਸ ਨੇ ਸਤਿਗੁਰ ਅੱਗੇ ਸੀਜ 
ਵੇਚਿਆ ਹੁੰਦਾ ਹੈ । ਇਹ 'ਮਰ-ਜੀਵੜਾ` ਹਉਮੌ” ਵਲੋ" ਮਰ ਕੇ ਨਵਾਂ ਜੀਵਨ ਪ੍ਰਾਪਤ ਕਰਦਾ 
ਹੈ । ਉਹ ਆਪ ਨਵਾਂ ਜੀਵਨ ਧਾਰ ਕੇ ਟੱਬਰ ਨੂੰ ਸਧਾਰਦਾ ਹੈ, ਆਸ ਪਾਸ ਦੇ ਸਾਰੇ ਸੰਬੰਧੀਆਂ 
ਨੂੰ ਤੇ ਹੌਰ ਲੌਕਾਂ ਨੂੰ ਵੀ । ਜੱਗ ਵਿਚ ਰਹਿੰਦਾ ਹੋਇਆ ਵੀ ਉਹ ਪਾਣੀ ਵਿਚ ਕਮਲ ਵਾਂਗ 
ਨਿਰਲੇਪ ਰਹਿੰਦਾ ਹੈ । ਗ੍ਰੂ ਦੇ ਰਾਹੀ' ਉਹ ਸੌਸਾਰ ਨਾਲ ਨਵਾਂ ਰਿਸ਼ਤਾ ਗੰਢਦਾ ਹੈ । 
ਜਿਵੇ' ਚੰਦਨ ਘਸ ਕੇ ਖੁਸ਼ਬੋ ਖਿਲਾਰਦਾ ਹੈ, ਏਸੇ ਤਰ੍ਹਾਂ ਅਜਿਹਾ ਮਨੁੱਖ ਗੁਰੂ ਦੇ ਨਾਮ ਦੇ 
ਜੱਸ ਨੂੰ ਚਾਰੇ ਪਾਸੇ ਵੰਡਦਾ ਹੈ । ਇਹ ਹੈ ਅਸਲ ਸੁਖ ਜੌ ਉੱਚੀ ਗਿਆਨ ਅਵਸਥਾ 
ਰਾਹੀ” ਉਸ ਨੂੰ ਹਾਸਲ ਹੁੰਦਾ ਹੈ । ਹੌਰਨਾਂ ਸਖਾਂ ਦੇ ਮੁਕਾਬਲੇ ਤੇ ਇਸ ਨੂੰ ਗੁਰਮਤਿ ਵਿਚ 
'ਜਹਿਜ ਸ਼ੁਖ' ਕਿਹਾ ਜਾਂਦਾ ਹੈ । ਇਹ ਗੁਰ੍ਹ ਦਵਾਰਾ ਚੇਤੰਨ ਹੋਏ ਦੀ ਮਨੁੱਖ ਦੀ ਪ੍ਰਾਪਤੀ ਹੈ । 
ਇਸ ਨਾਲ ਅਜਿਹਾ ਅਨੰਦ ਜਾਂ ਵਲਵਲਾ ਪੈਦਾ ਹੁੰਦਾ ਹੈ ਜਿਜ ਦੇ ਮੁਕਾਬਲੇ ਤੋ ਰੋਰ 





10. ਅਦਿ ਗ੍ਰੰਥ : 1191 
11. ਉਹੀ : 575-76 


ਬਾਣੀ ਦਾ ਸਾਰ 32 


ਸਵਾਦ ਫਿੱਕੋਂ ਪੈ ਜਾਂਦੇ ਹਨ । ਉੱਤਮ ਪੁਰਖਾਂ ਦੀ ਬਾਣੀ ਜਿਸ ਰਾਹੀ” ਨਾਮ ਮਿਲਦਾ ਹੈ, 
ਮਿੱਠੀ ਲਗਦੀ ਹੈ । ਇਸ ਨਾਲ ਮਨ ਪਿਘਲਦਾ ਤੋਂ ਰਸ ਮਾਣਦਾ ਹੈ ਸ਼ਬਦ ਦੀ ਸੋਝੀ 
ਨਾਲ ਮਨੁੱਖ ਨੂੰ ਆਪਣਾ ਤੋਂ ਆਸ-ਪਾਸ ਦਾ ਸਹੀ ਗਿਆਨ ਮਿਲਦਾ ਹੈ । ਹਰੇਕ ਵਰਤਾਰੋ 
ਨੂੰ ਅਸਲੀ ਪ੍ਰਸੰਗ ਵਿਚ ਸਮਝਣ ਦਾ ਇਹੀ ਵਸੀਲਾ ਬਣਦਾ ਹੈ । ਹੌਰ ਮਾਨ-ਵਡਿਆਈਆਂ, 
ਗਹਿਣੇ-ਕੱਪੜੇ ਤੇ ਭੋਗ ਚੰਗੇ ਨਹੀ" ਲਗਦੇ, ਬਲਕਿ ਵਾਧੂ ਅਡੰਬਰ ਤੇ ਭਾਰੂ ਮਹਿਸ੍ਸ ਹੁੰਦੇ 
ਹਨ, ਜਿੰਨ੍ਹਾਂ ਦੇ ਭਾਰ ਦੋ ਕਾਰਨ ਸੰਸਾਰ-ਸਾਗਰ ਤਰਿਆਂ ਨਹੀ" ਜਾ ਸਕਦਾ । ਪਰ ਜਿੰਨ੍ਹਾਂ 
ਨੂੰ ਇਸ ਆਤਮਕ ਆਨੰਦ ਦਾ ਪਤਾ ਨਹੀ ਉਹ ਭੁਲੜਾ ਵਾਂਗ ਸੰਸਾਰ ਦੇ ਭੋਗਾਂ ਵਿਚ ਹੀ 
ਫਸੇ ਰਹਿੰਦੇ ਹਨ । ਇਹ ਲੌਕ ਆਪਣੇ ਆਪਣੇ ਧੜੇ ਨਾਲ ਜੜੇ ਹੁੰਦੇ ਹਨ। ਇਹ ਧੜੇ 
ਮਹ-ਮਾਇਆ ਦਾ ਪਸਾਰਾ ਹਨ, ਬਣਦੇ-ਟੁਟਦੋ ਰਹਿੰਦੇ ਹਨ, “ਦੂਜਾ ਭਾਇ' ਰੁੰਦੇ ਹਨ ।” 
ਪਰ ਰੱਬ ਵਾਲਾ ਧੜਾ ਸਭ ਤੋ" ਨਵੇਕਲਾ ਤੇ ਅਡੌਲ ਹੈ । ਇਹ ਧਰਮ ਵਾਲਾ ਧੜਾ ਹੈ 
ਜਿਸ ਦੇ ਨਾਲ ਸਾਰਾ ਜਗਤ ਜਿਤਿਆ ਜਾਂਦਾ ਹੈ । 

ਗੁਰ ਰਾਮਦਾਸ ਜੀ ਨੇ ਛਕੇਂ ਛੰਤਾਂ ਵਿਚ ਇਸ ਆਤਮਕ ਆਨੰਦ ਦਾ ਨਕਸ਼ਾ ਬੜੀ 
ਸੁਹਣੀ ਤਰ੍ਹਾਂ ਪੇਸ਼ ਕੀਤਾ ਹੈ । ਇਹਨਾਂ ਵਿਚ ਇੱਕ ਪਾਸੇ ਆਪਣੀ ਤੁੱਛਤਾ ਅਤੇ ਦਰਜੇ 
ਪਾਸੇ ਨਿਰਗੁਣਿਆਂ ਨੂੰ ਗੁਣਵਾਨ ਬਣਾਉਣ ਵਾਲੋਂ ਗੁਰ ਦਾ ਬਿਰਦ ਦੱਸਿਆ ਗਿਆ ਹੈ । 
ਇਹਨਾਂ ਦੋਵਾਂ ਗੱਲਾਂ ਨੂੰ ਮਹਿਸੂਸ ਕਰਕੇ ਮਨੁੱਖ ਦੀ ਆਤਮਾ ਗੁਰ੍ਹ ਦੀ ਪ੍ਰਸੰਸਾ ਨਾਲ 
ਵਾਹ-ਵਾਹ ਕਰ ਉਠਦੀ ਹੈ, ਕਿਉਕਿ ਆਤਮਕ ਜੀਵਨ ਦੀ ਵਡਿਆਈ ਗੁਰੂ ਦੀ ਹੀ ਦੇਣ 
ਹੈ। ਗੁਰੂ ਦੀ ਕਿਰਪਾ ਨਾਲ ਹੀ ਮਿੱਤਰ-ਪਿਆਰੇਂ ਦੀ ਖੋਜ ਸਫਲ ਹੁੰਦੀ ਹੈ ਅਤੇ ਮਨੁੱਖ 
ਵਧਾਈ ਦਾ ਪਾਤਰ ਬਣਦਾ ਹੈ । ਇਸ ਰਾਹ ਦਾ ਪਤਾ ਗੁਰ੍ਹ ਤੋ ਹੀ ਮਿਲਦਾ ਹੈ। ਗੂਰੂ 
ਜਿਹੜਾ ਹਰੀ ਨੂੰ ਮਿਲਿਆ ਹੋਇਆ ਹੈ, ਉਹੀ ਰੱਬ ਨਾਲ ਇਕ-ਸੁਰਤਾ ਸਥਾਪਤ ਕਰਨ 
ਦਾ ਰਾਹ ਦੱਸ ਸਕਦਾ ਹੈ : ਰ੍ 

ਹਰਿ ਹਰਿ ਨਾਮ ਚੌਤਇ ਗ੍ਰਰ ਹਰਿ ਮਾਰਗਿ ਚਾਲੀ । 
ਰ ਰ (ਪੰਨਾ 449) 

ਗੁਰੂ ਤੋ“ ਬਾਣੀ ਤੇ ਬਾਣੀ ਤੋ ਨਾਮ ਦੀ ਪ੍ਰਾਪਤੀ ਹੋਣ ਬਾਅਦ ਹਰੀ ਦੇ ਸੰਜੋਗ ਦਾ 
ਰਸਤਾ ਖੁਲ੍ਹਦਾ ਹੈ । ਸਿੱਖ ਆਤਮਕ-ਅਭਿਆਸ ਵਿਚ ਹਰੀ ਦੇ ਦਰਸ਼ਨਾਂ ਦੀ ਸਿੱਕ ਨੂੰ 
ਕਾਇਮ ਰਖਣ ਦਾ ਤਰੀਕਾ ਨਾਮ ਜਪਣਾ ਹੈ । ਨਾਮ ਜਪਣ ਵਾਲੇ ਦੀ ਬਿਰਤੀ ਤੇ ਉਸ 
ਦੇ ੌਣਾਂ ਵਿਚ ਹਰੀ ਦੇ ਦਰਸ਼ਨਾਂ ਦੀ ਉਡੀਕ ਦੀ ਮਸਤੀ ਹਰ ਸਮੋ ਸਮਾਈ ਰਹਿੰਦੀ ਹੈ । 
ਇਸ ਲਈ ਨਾਮ ਜਪਣਾ ਰੱਥ ਨਾਲ ਪ੍ਰੇਮ ਤੇ ਉਸ ਦੀ ਕੁਦਰਤ ਵਿਚ ਸ਼ਰਧਾ ਰਖਣ ਦਾ 
ਹੀ ਦੂਜਾ ਨਾਂ ਹੈ। ਯਾਦ ਪ੍ਰੌਮ ਪੰਦਾ ਕਰਦੀ ਹੈ ਤੋ ਪ੍ਰੌਮ ਯਾਦ । ਗੁਰੂ ਰਾਮ ਦਾਸ ਨਾਮ 
ਨੂੰ ਹਰੀ ਦੀ ਪ੍ਰੀਤ ਨਾਲ ਜੌੜਦੇ ਹਨ । ਹਰੀ ਦੇ ਪ੍ਰੌਮ ਦੇ ਤਿਖੰ ਤੀਰ ਮਨੁੱਖ ਦੇ ਮਨ ਨੂੰ 
ਵਿੰਨ੍ਹ ਕੇ ਪ੍ਰੰਮ-ਪੀੜ ਨਾਲ ਬਿਹਥਲ ਕਰ ਦੋ'ਦੇ ਹਨ । ਗੂਰ੍ਹ ਜੀ ਅਨੁਸਾਰ ਇਹ ਅਵਸਥਾ 
'ਮੋਰੇ ਮਨਿ ਪ੍ਰੰਮੁ ਲਗੋ ਹਰਿ ਤੀਰ'' ਵਾਲੀ ਹੁੰਦੀ ਹੈ। ਜਾਂ 





ਹਲ 


12. “ਦੂਜੇ ਭਾਇ ਭਵਹਿ ਬਿਖ ਮਾਇਆ । ਭਾਗਹੀਨ ਨਹੀ” ਸਤਿਗੁਰ ਪਾਇਆ' ।” (ਪੁੰਨ : 366) 


36 ਰ ਗੁਰ ਰਾਮ ਦਾਸ 


ਹਰਿ ਹਰਿ ਹੀਰਾ ਰਤਨ ਹੈ ਮੇਰਾ ਮਨ ਤਨੁ ਵਿਧਾ । 
ਧੁਰਿ ਭਾਗ ਵਡੇ ਹਰਿ ਪਾਇਆ ਨਾਨਕ ਰਸਿ ਗ੍ਧਾ । 
(ਪੰਨਾ 449) 

ਜੀਵ-ਆਤਮਾ _ਧਰਮ-ਜੌਤ ਜਾਂ ਪਰਮ-ਆਤਮਾ ਨਾਲ _ ਸੰਬੰਧ ਜੌੜਨ ਲਈ 
ਉਤਾਵਲੀ ਹੁੰਦੀ ਹੈ। ਸੁਹਾਗਣ ਇਸਤਰੀ ਦੇ ਰੂਪ ਵਿਚ ਜੌ ਤਬਦੀਲੀ ਪਤੀ-ਪਰਮੋਸ਼ਰ 
ਨੂੰ ਮਿਲ ਕੌ ਆਉਦੀ ਹੈ, ਉਸ ਤਰ੍ਹਾਂ ਦੀਆਂ ਭਾਵਨਾਵਾਂ ਮਨੁੱਖ ਉਸ ਸਮੋ ਅਨੁਭਵ 
ਕਰਦਾ ਹੈ ਜਦ ਉਹ ਸੰਸਾਰੀ ਰੀਤ ਨੂੰ ਛੱਡ ਕੇ ਗੁਰੂ-ਅਨੁਸਾਰੀ, ਗੁਰਮੁਖ ਜਾਂ ਹੁਕਮੀ _ 
ਬਦ ਬਣਦਾ ਹੈ । ਉਸ ਨੂੰ ਆਪਣਾ ਸਮੁਚਾ ਜੀਵਨ ਇਕ ਅਜਿਹੀ `ਰਾਤ ਦੇ ਸਮਾਨ 
ਪਰਤੀਤ ਹੈਦਾ ਹੈ, ਜਿਵੇ' ਕਿਸੇ ਵਣਜਾਰੇ ਨੂੰ ਕਿਧਰੇ ਪਰਦੇਸ ਵਿਚ ਰਾਤ ਕੱਟਣੀ ਪਵੇ 
ਅਤੇ ਆਪਣੇ ਮਾਲ ਦੀ ਰਾਖੀ ਲਈ ਉਹ ਅੱਖਾਂ ਵਿਚ ਹੀ ਰਾਤ ਦੇ ਚਾਰ ਪਹਿਰ ਬਿਤਾ 
ਦੇਵੇ । ਇਸ ਤਰ੍ਹਾਂ ਹੁਕਮੀ ਬੰਦਾ, ਆਪਣੇ ਜੀਵਨ ਨੂੰ ਛਿਣ-ਭੰਗਰ ਜਾਣਦਾ ਹੋਇਆ, 
ਆਪਣੀ ਅਸਲੀ ਵਥ (ਵਸਤ) ਨੂੰ ਚਿਤਵਦਾ ਅਤੇ ਪਰਮ-ਤੱਤ ਨੂੰ ਜਾਣਨ ਦਾ ਜਤਨ 
ਕਰਦਾ ਹੈ । 

ਹੀ ਰ ਪਾ 

ਮਨੂ ਸਿਮਰਤੀ ਅਨੁਸਾਰ ਮਨੁੱਖੀ ਜੀਵਨ ਦੇ ਚਾਰ ਭਾਗ ਜਾਂ 'ਆਸ਼ਰਮ' ਮੰਨੇ ਜਾਂਦੇ 
ਹਨ । ਏਸੇ ਤਰ੍ਹਾਂ ਸਿਰੀ ਰਾਗ ਦੀ “ਪਹਰੇ' ਨਾਮ ਦੀ ਬਾਣੀ ਵਿਚ ਗੁਰੂ ਨਾਨਕ ਦੇਵ, 
ਗੁਰੂ ਰਾਮ ਦਾਸ ਅਤੇ ਗੁਰੂ ਅਰਜਨ ਦੇਵ ਜੀ ਨੇ ਜੀਵਨ ਦੇ ਚਾਰ ਭਾਗਾਂ ਦੀ ਅਧਿਆਤਮਕ 
ਵਿਆਖਿਆ ਕੀਤੀ ਹੈ ।' ਜੀਵਨ ਜਾਂ ਰਾਤ ਦੇ ਪਹਿਲੇ ਪਹਿਰ ਮਨੁੱਖ ਮਾਤਾ ਦੋ ਪਟ 
ਵਿਚ ਹੁੰਦਾ ਹੈ। ਉਸ ਸਮੋ" ਉਸ ਨੂੰ ਕੇਵਲ ਰੱਥ ਦਾ ਆਸਰਾ ਹੀ ਹੁੰਦਾ ਹੈ। ਜਦ ਉਸ 
ਦਾ ਆਗਮਨ ਸੰਸਾਰ ਵਿਚ ਹ੍ਰੰਦਾ ਹੈ ਤਾਂ ਮਾਤਾ-ਪਿਤਾ ਅਤੇ ਘਰ ਵਾਲੇ ਬੜੇ ਖੁਸ਼ ਹੈਦੇ 
ਹਨ ਪਰ ਇਸ ਗੱਲ ਦੀ ਸੋਝੀ ਗੁਰੂ ਦਵਾਰਾ ਹੀ ਮਿਲਦੀ ਹੈ ਕਿ ਖੁਸ਼ੀ ਵਾਲੀ ਉਸ ਵਸਤ 
ਨੂੰ ਦੇਣ ਵਾਲਾ ਕਿੰਨਾ ਮਹਾਨ ਅਤੇ ਵਡੇਰੀ ਸ਼ਕਤੀ ਦਾ ਮਾਲਕ ਹੈ। ਤਾਂ ਹੀ ਇਕ 
ਸਾਧਾਰਨ ਬੰਦਾ ਇਸ ਵਡੇਰੀ ਸਮਰਥਾ ਤੇ ਦਿਆਲਤਾ ਵਾਲੇ ਮਾਲਕ ਦੀ ਵਡਿਆਈ ਦਾ 
ਅਨੁਭਵ ਕਰ ਸਕਦਾ ਹੈ । 

ਜੀਵਨ ਜਾਂ ਰਾਂਤ ਦੇ ਦ੍ਜੋ ਪਹਿਰੇ ਵਿਚ ਇਹ ਪ੍ਰਾਣੀ ਇਕ ਹਰੀ ਨੂੰ ਛੱਡ ਕੇ 
ਦੂਜੀਆਂ ਵਸਤਾਂ ('ਦੂਜਾ ਭਾਇ ) ਦੇ ਪਿਆਰ ਵਿਚ ਫਸ ਜਾਂਦਾ ਹੈ। ਉਸ ਦੇ ਮਾਤਾ 
ਪਿਤਾ ਇਹੀ ਸੋਚਦੇ ਹਨ ਕਿ ਇਹ ਵੱਡਾ ਹੋ ਕੇ ਖਟ-ਕਮਾ ਕੇ ਲਿਆਵੇਗਾ । ਦਾਤ ਦੇਣ 
ਵਾਲ ਦੇ ਧੰਨਵਾਦੀ ਹੌਣ ਦੀ ਥਾਂ ਉਹ ਦਾਤ ਨਾਲ ਹੀ ਪਿਆਰ ਰਖਦੇ ਹਨ । ਕੋਈ 
ਗੁਰੂ-ਅਨੁਸਾਰੀ (ਗੁਰਮੁਖ) ਬੰਦਾ ਹੀ ਹਰੀ ਦੀ ਵਡਿਆਈ ਨੂੰ ਪਰਵਾਨ ਕਰਦਾ ਹੈ । 

ਜੀਵਨ ਜਾਂ ਰਾਤ ਦੇ ਤੀਜੇ ਪਹਿਰ ਵਿਚ ਇਹ ਪ੍ਰਾਣੀ ਆਪ ਘਰ-ਗ੍ਰਿਸਤੀ ਦੇ 
ਝਮੌਲਿਆਂ ਵਿਚ ਫਸ ਕੇ ਧਨ ਇਕਠਾ ਕਰਨ ਵਿਚ ਲਗਾ ਰਹਿੰਦਾ ਹੈ। ਝ੍ਠੀ ਮਾਇਆ 





13. ਏਥੇ ਕੇਵਲ ਗੁਰੂ ਰਾਮ ਦਾਸ ਰਚਿਤ “ਪਹਰ” ਪੰਨਾ 76-77 ਨੂੰ ਹੀ ਆਧ'ਰ ਬਣਾਇਆ ਗਿਆ ਹੈ। 


ਬਾਣੀ ਦਾ ਸਾਰ ਰ੍ 37 


ਦੇ ਲੋਭ ਵਿਚ ਉਹ ਆਪਣੇ ਅਸਲੀ ਸਹਾਰੇ ਨੂੰ ਭੁਲ ਜਾਂਦਾ ਹੈ ਪਰ ਜਿਸ ਉੱਤੇ ਗੁਰੂ ਦੀ 
ਕਿਰਪਾ ਹੌਦੀ ਹੈ ਉਹੀ ਹਰੀ ਵਾਲੋ ਪਾਸੋ ਆਉਦਾ ਹੈ । 

ਜੀਵਨ ਜਾਂ ਰਾਤ ਦਾ ਚੌਥਾ ਪਹਿਰ ਉਹ ਹੈ ਜਦ ਪ੍ਰਾਣੀ ਦਾ ਇਸ ਝ੍ਰਠੀ ਮਾਇਆ 
ਨੂੰ ਛੱਡ ਕੇ ਚੱਲਣ ਦਾ ਵੇਲਾ ਆਉਦਾ ਹੈ। ਜੇ ਉਸ ਨੇ ਸ਼ੁਭ ਕਰਮ ਕੀਤੇ ਹੋਣ ਤਾਂ ਉਹ 
ਜਨਮ=ਮਰਨ ਦੇ ਚੱਕਰ ਵਿਚ ਨਿਕਲ ਸਕਦਾ ਹੈ ਅਤੇ ਉਸ ਦੀ ਜੀਵਨ ਯਾਤਰਾ ਸਫਲ 
ਹੋ ਸਕਦੀ ਹੈ । 

ਇਸ ਤਰ੍ਹਾਂ 'ਪਹਰੇ' ਨਾਮ ਦੀ ਬਾਣੀ ਵਿਚ ਮਨੁੱਖ ਨੂੰ ਵੱਡੀ ਸ਼ਕਤੀ ਦੇ ਸਨਮੁਖ 
ਸਾਧਾਰਨ ਜੀਵ ਦੇ ਤੌਰ ਤੇ ਵਿਚਰਦਾ, ਆਪਣੇ ਆਸਰੇ ਲਈ ਹੱਥ-ਪੈਰ ਮਾਰਦਾ, 
ਮੋਹ-ਮਾਇਆ' ਦੋ ਲੱਭ ਵਿਚ ਖਚਿੱਤ ਹੋਇਆ ਦੱਸ ਕੇ ਇਹ ਅਹਿਸਾਸ ਕਰਾਇਆ ਗਿਆ 
ਹੈ ਕਿ ਇਸ ਵਡੋਰੀ ਸ਼ਕਤੀ ਦੇ ਸਾਹਵੇ' ਉਹ ਦਾ ਹਉਮੰ'-ਗ੍ਰਸਤ ਹੋਣਾ ਕਿਤਨੀ ਹੀਣਤਾ, 
ਤੁਛਤਾ ਅਤੇ ਛਿਣ-ਭੰਗਰਤਾ ਵਾਲੀ ਪ੍ਰਕਿਰਿਆ ਹੈ । ਪ੍ਰਕਿਰਤੀ ਦੇ ਵਿਸ਼ਾਲ ਅਡੰਬਰ ਦੋ 
ਪ੍ਰਸੰਗ ਵਿਚ ਉਸ ਦੀ ਸਮੁੱਚੀ ਹੱਦ ਇਕ ਵਣਜਾਰੇ ਦੇ ਪਰਦੇਸ ਵਿਚ ਕਟੀ ਇਕ ਰਾਤ ਦੇ 
ਤੁਲ ਹੈ । ਜੋ ਉਹ ਗੁਰ-ਅਨ੍ਸਾਰੀ ਹੋ ਕੇ ਆਪਣੇ ਮੂਲ (ਵੱਥ) ਦੀ ਪਛਾਣ ਅਤੇ ਸੱਝੀ 
ਰਖੰਗਾ ਤਾਂ ਹੀ ਉਸ ਦੀ ਜੀਵਨ-ਯਾਤਰਾ ਸਫਲ ਹੋਵੇਗੀ ਅਤੇ ਉਹ ਜੀਵਨ-ਮਰਨ (ਆਵਾ- 
ਗਵਨ) ਦੇ ਬੇ-ਸਵਾਦ ਵਿਹੁ-ਚੱਕਰ ਤੋ' ਮੁਕਤ ਹੌਵੇਗਾ । 

ਮਨਮੁਖ ਅਤੇ ਹਉਮੰ-ਗ੍ਰਸਤ ਬੰਦ ਦਾ ਆਵਾ-ਗਵਨ ਵਿਚ ਫਸੇ ਰਹਿਣਾ ਗੁਰੂ ਜੀ 
ਅਨੁਸਾਰ, ਮਾਰੂ-ਥਲ ਵਿਚ ਉਠ ਦੇ ਭਕਟਣ ਵਾਂਗ ਹੈ। ਜੀਵ ਦੀ ਆਤਮਾ ਨੂੰ 
ਹਉਮੰ` ਦੀ ਮੈਲ ਲੱਗੀ ਹੌਣ ਕਰਕੇ ਉਹ ਸੰਸਾਰ ਦੇ ਮਹ-ਮਾਇਆ ਵਿਚ ਫਸਦਾ ਹੈ ਅਤੇ 
ਇਸ ਤਰ੍ਹਾਂ ਸਚਾਈ ਤੋ ਵਿਛੜ ਕੇ ਚੋਟਾਂ ਖਾਂਦਾ ਹੈ । ਗੁਰੂ ਦੇ ਨਾਲ ਮੋਲ ਹੋਣ ਉਤੇ ਹੀ 
ਉਸ ਨੂੰ ਸਚਾਈ ਦੀ ਸੋਝੀ ਆ ਸਕਦੀ ਹੈ ਅਤੇ ਪ੍ਰਭੂ ਦੇ ਮਹਿਲ ਵਿਚ ਵਾਸਾ ਮਿਲ 
ਸਕਦਾ ਹੈ : 
ਮਨ ਕਰਹਲਾ ਮੋਰੇ ਪ੍ਰੀਤਮਾ ਦਿਨ ਰੌਣਿ ਹਰਿ ਲਿਵ ਲਾਇ । 

ਘਰ ਜਾਇ ਪਾਵਹਿ ਰੰਗ ਮਹਲੀ ਗੁਰ ਮੋਲੋ ਹਰਿ ਮੌਲਾਇ।” 

ਗੁਰੂ-ਸ਼ਬਦ ਦਵਾਰਾ ਸਚਾਈ ਦੀ ਸੋਝ। ਆਉਣ ਨਾਲ ਹੀ ਮਨੁੱਖ ਦੇ ਅੰਦਰ” 
ਪਖੰਡ ਤੇ ਲੋਭ ਖਤਮ ਹੋ ਸਕਦਾ ਹੈ । ਗੁਰੂ ਨੇ ਹਰੀ-ਨਾਮ ਦਾ ਜੌ ਅੰਮ੍ਰਿਤ ਸਰੋਵਰ ਲਬਾ- 

ਲਬ ਭਰਿਆ ਹੋਇਆ ਹੈ ਉਸ ਵਿਚ ਅਸ਼ਨਾਨ ਕਰਨ ਨਾਲ ਹੀ ਉਸ ਦੀ ਹਉਮੈ, ਲੱਭ ਤ 

ਪਾਖੰਡ ਦੀ ਮੈਲ ਉਤਰ ਸਕਦੀ ਹੈ ।? ਗੁਰ ਤੇ ਉਸ ਦੇ ਸ਼ਬਦ ਦੀ ਸਿਖਿਆ ਗ੍ਰਹਿਣ ਕਰਨ 

14 ਆਦਿ ਗ੍ਰੰਥ ਦੇ ਪੰਨ' 234 ਉਤ ਗਉੜੀ ਰਾਗ ਵਿਚ “ਕਰਹਲਂ” ਨਾਂਮ ਦੀ ਬਾਣੀ.ਵਿਚ ਜੀਵ- 
ਆਤਮਾ ਲਈ ਕਰਹਲਾ (ਉਠ), ਉਸ ਦੇ ਲਮ ਸਫਰ, ਉਸ ਦੀ ਭਟਕਣ, ਸਫਰ ਦਾ ਖਰਚਾ ਬਿਕ 
ਵਰਤ ਕੌ ਮਨ੍ਹੱਖ ਨੂੰ ਸਮਝਾਇਆ ਗਿਆ ਹੈ । 

15. “ਹਰਿ ਅੰਮਿ੍‌ਤਸਰ ਗੁਰਿ ਪ੍ਰਰਰਿਆ ਮਿਲਿ ਸੰਗਤਿ ਮਲੂ ਲਹਿ ਜਾਇ” (ਪੰਨਾ 234) 
ਜਿਵੇ” ਪਾਣੀ ਵਿਚ ਅਸ਼ਠਾਨ ਕਰਨ ਨਾਲ ਸਰੀਰ ਦੀ ਸੌਲ ਲਹਿ ਜਾਂਦੀ ਹੈ, ਏਸੇ ਤਰ੍ਹਾਂ ਗੁਰ-੩1੪੫ 
(ਸ਼ਬਦ) ਦੇ ਸਰ ਵਰ ਵਿਚ ਅਸ਼ਨ/'ਨ ਨਨ ਸ਼ਬਦ ਦ ਸੰਝ। ਆਉਦੀ ਹੈ ਅਤ ਹਉਤੰ' ਤੇ ਵਿਸ਼- 
ਵਿਕਾਰਾਂ ਦੀ ਮਲ ਉਤਰ ਜਾਦੀ ਹੈ । 


48. ਗੁਰੂ ਰਾਮ ਦਾਸ 


ਨਾਲ ਹੀ ਇਹ ਕੁਝ ਸੰਭਵ ਹੁੰਦਾ ਹੈ ਅਤੇ ਜੀਵ ਨੂੰ ਪਤਾ ਲਗਦਾ ਹੈ ਕਿ ਇਸ ਮੌਹ-ਮਾਇਆ 
ਨੇ ਬੰਦੇ ਦੇ ਨਾਲ ਨਹੀ” ਜਾਣਾ, ਸਗੌ” ਏਥੋਂ ਹੀ ਰਹਿ ਜਾਣਾ ਹੈ । ਅਗਲੋਂ ਸਫਰ ਉਤੇ ਜਾਣ 
ਲਈ ਜਿਸ ਖਰਚੇ ਦੀ ਲੌੜ ਹੈ ਉਹ ਤਾਂ ਗੁਰੂ ਨਾਲ ਪ੍ਰੇਮ ਪਾ ਕੇ, ਉਸ ਦੋ ਸ਼ਬਦ ਨੂੰ ਮਨ 
ਵਿਚ ਵਸਾ ਕੇ ਹੀ ਮਿਲ ਸਕਦਾ ਹੈ । ਅਜਿਹੇ ਮਨੁੱਖ ਨੂੰ ਹਰੀ ਦੇ ਦਰਬਾਰ ਵਿਚ ਵੀ ਮਾਨ 
(ਜਰੋਪਾ, ਸਤਿਕਾਰ) ਮਿਲਦਾ ਹੈ ਕਿਉ'ਕਿ ਜੀਵਨ-ਯਾਤਰਾ ਵਿਚ ਉਹ ਹੁਕਮੀ ਬੰਦੇ ਵਾਲੀ 
ਘਾਲ-ਕਮਾਈ ਕਰ ਕੇ ਆਇਆ ਹੁੰਦਾ ਹੈ । ਏਸੇ ਲਈ ਗੁਰੂ ਜੀ ਕਹਿੰਦੇ ਹਨ ਕਿ ਥਾਂ ਥਾਂ 


€ 


ਉਤੇ ਭਟਕਣ ਦਾ ਕੋਈ ਲਾਭ ਨਹੀ । ਹਿਰਦੇ ਅੰਦਰ ਗੁਰੂ ਨੂੰ, ਗੁਰ ਦੇ ਸ਼ਬਦ 
ਨੂੰ ਵਸਾਉਣ ਦੀ, ਅਤੇ ਇਸ ਤਰ੍ਹਾਂ ਸੱਚ ਦੀ ਸੰਗਤ (ਸਤ ਸੰਗਤਿ) ਕਰਨ ਦੀ ਹੀ 
ਲੌੜ ਹੈ ਤਾਂ ਹੀ ਮਨੁੱਖ ਪ੍ਰਭ ਦੀ ਜੌਤ ਨੂੰ ਅਤੇ ਸਾਰੇ ਸਖਾਂ ਨੂੰ ਆਪਣੇ ਅੰਦਰ ਅਨੁਭਵ 
ਕਰਦਾ ਹੈ । ਉਹ ਸਭ ਤਰ੍ਹਾਂ ਦੀਆਂ ਚਤਰਾਈਆਂ ਛਡ ਦੇ'ਦਾ ਹੈ । ਉਸ ਅੱਗੇ ਗਿਆਨ ਦੇ 
ਦਵਾਰੇਂ ਖੁਲ੍ਹ ਜਾਂਦੇ ਹਨ, ਮੌਤ ਦਾ ਡਰ ਲੱਥ ਜਾਂਦਾ ਹੈ । ਨਾਮ ਦਾ ਖਜ਼ਾਨਾ, ਜੋ ਉਸ ਦੇ 
ਅੰਦਰ ਹੀ ਹੈ, ਉਸ ਨੂੰ ਪ੍ਰਾਪਤ ਹੁੰਦਾ ਹੈ ਅਤੇ ਬਾਹਰ ਦੀ ਭਟਕਣਾ ਮੁਕ ਜਾਂਦੀ ਹੈ । ਤਦ 
ਉਸ ਨੂੰ ਅਜਿਹਾ ਪੱਕਾ, ਖੋੜੇ ਦਾ ਰੰਗ ਚੜ੍ਹਦਾ ਹੈ ਜੋ ਮੁੜ ਨਹੀ" ਉਤਰਦਾ ।$ ਇਸ ਤਰ੍ਹਾਂ 
ਉਸ ਦੇ ਜੀਵਨ ਮਰਨ ਦੇ ਚੱਕਰਾਂ ਦਾ ਅੰਤ ਹੋ ਜਾਂਦਾ ਹੈ । ਦੂਜੇ ਪਾਸੇ ਅਜਿਹੇਂ ਮਨਮੁਖ 
ਵੀ ਹਨ ਜੌ ਪੂਰੇ ਗੁਰੂ ਦਾ ਕਿਹਾ ਨਹੀ” ਮੰਨਦੇ । ਉਹ ਅਗਿਆਨੀ ਹਨ ਜਿਨ੍ਹਾਂ ਨੂੰ ਮਾਇਆ 
ਰਰਪੀ ਵਿਹੁ ਨੇ ਠਗਿਆ ਹੋਇਆ ਹੈ । ਉਹ ਨਿਕੰਮੇ ਝਗੜਿਆਂ ਵਿਚ ਉਲਝ ਰਹਿੰਦੇ ਹਨ । 
ਗੱਲਾਂ ਦੀ ਖੱਟੀ ਖਾਣੀ ਤੇ ਗੱਪਾਂ ਮਾਰਨੀਆਂ ਹੀ ਉਹ ਜਾਣਦੇ ਹਨ । ਉਹ ਉਸ ਇਸਤਰੀ 
ਵਾਂਗ ਹਨ ਜਿਸ ਨੂੰ ਪਤੀ ਨੇ ਛਡਿਆ ਹੁੰਦਾ ਹੈ ਅਤੇਂ ਜਿਸ ਨੂੰ ਲੌਕ ਛੁੱਟੜ ਕਹਿੰਦੇ ਹਨ । 
ਉਹ ਜਿਥੋਂ ਜਾਂਦੇ ਹਨ, ਬਦਨਾਮੀ ਖੱਟਦੇ ਹਨ ਅਤੇ ਜੋ ਉਹਨਾਂ ਦੋ ਪਿਛੋ ਲੱਗਦਾ ਹੈ, 
ਉਹ ਵੀ ਉਹਨਾਂ ਜਿਹਾ ਹੋਂ ਨਿਬੜਦਾ ਹੈ । ਗੁਰਮ੍ਰਖ ਅਜਿਹੇ ਬੰਦਿਆਂ ਤੋ` ਦੂਰ ਰਹਿੰਦੇ 
ਹਨ ।” ਜਾ 

ਸਰੀਰ ਰ੍ਰਪੀ ਖੇਤ ਹਰੀ ਦ: ਹੈ ਜਿਸ ਨੂੰ ਹਰੀ ਨੇ ਕੰਮ ਉਤੇ ਲਾਇਆ ਹੌਇਆ ਹੈ । 
ਚੰਗਾ ਬੰਦਾ ਗੁਰੂ-ਅਨਸਾਰੀ ਰੋ ਕੇ ਇਸ ਖੋਂਤ ਉਤੇ ਕਿਰਸਾਣੀ ਕਰਦਾ ਹੈ । ਉਹ ਅੰਮ੍ਰਿਤ 
ਬੀਜਦਾ ਅਤੋਂ ਅੰਮ੍ਰਿਤ ਰੂਪੀ ਫਲ ਖਾਂਦਾ ਹੈ ਪਰ ਮਨਮੁਖ ਆਪਣੀ ਮ੍ਰਲ ਰਾਸ ਨੂੰ ਵੀ 
ਗਵਾ ਲੰ'ਦਾ ਹੈ। ਜਮ ਰ੍ਪੀ ਚ੍ਹਾ ਉਸ ਦੀ ਰਾਸ ਨੂੰ ਘਟਾਉ”ਦਾ ਰਹਿੰਦਾ ਹੈ, ਕਿਉਕਿ 
ਮਨਮੁਖ ਸਦਾ ਜਮ ਦੋ ਸਹਿਮ ਵਿਚ ਰਹਿੰਦਾ ਹੈ, ਜਦ ਕਿ ਗੁਰਮੁਖ ਨਿਰਭੇ ਹੋ ਕੇ ਵਿਚਰਦਾ 
ਹੈ ਅਤੇ ਹਰੀ ਦੀਆਂ ਬਖਸ਼ਿਸ਼ਾਂ ਦੇ ਢੇਰ ਇਕੱਠੇ ਕਰਦਾ ਹੈ ।$ ਉਸ ਦੇ ਅੰਦਰ ਸੁਖਾਂ ਦਾ 
ਖਜ਼ਾਨਾ ਹੁੰਦਾ ਹੈ । ਉਸ ਨੂੰ ਲਕਾਂ ਦੀ ਕੋਈ ਮੁੰਥਾਜੀ ਨਹੀ” ਹੁੰਦੀ, ਕਿਉਕਿ ਗੁਰੂ ਉਸ 
ਦਾ ਸਹਾਈ ਹੈਦਾ ਹੈ ।'੭ `_.` 
16. ਚੌਥੇ ਗੁਰੂ ਜੀ ਨੇ ਤਿਸ ਨੂੰ 'ਚੰਗੇ ਚਲੂਲੈ” ਜਾਂ “ਰੰਗ ਚਲ੍ਹ ਲਿਆ” ਕਿਹ ਹੈ, ਜਿਸ ਦਾ ਅਰਥ ਹੈ 

“ਮਸਤ ਦੇ ਲਾਲ ਫੁਲ ਵਰਗਾ ।” (ਚੰ ਲਾਲਾ==ਲਾਲ ਦੋ ਫੁਲ ਜਿਹਾ) 

17, ਆਦਿ ਗ੍ਰੰਥ 303 
੧18, ਉਂ.) !£ 304 
19 ਉ੨ $ 305 





ਬਾਣੀ ਦਾ ਸਾਰ 39 


_7ਾਰੀ ਦੁਨੀਆਂ ਜਾਣਦੀ ਹੈ ਕਿ ਮਰਖ ਅਤੇ ਮਨਮੁਖ ਕਦੇ ਸੁਖ ਨਹੀ” ਪਾ ਸਕਦੇ । 
_ਉਹ ਹੰਕਾਰ ਵਿਚ ਸੜੇ ਰਹਿੰਦੇ ਹਨ ਅਤੇ ਚੰਗੇ ਲੱਕਾਂ (ਸੰਤਾਂ) ਨਾਲ ਝਗੜੋਂ ਕਰਦੇਂ ਹਨ । 
ਉਹਨਾਂ ਨੂੰ ਧੁਰ ਦਰਗਾਹ ਤੋ" ਹੀ ਹਰੀ ਦੀ ਮਾਰ ਵਗੀ ਹ੍‌ੰਦੀ ਹੈ । ਏਸੇ ਲਈ ਉਹ ਨਿਰਵੈਰਾਂ 
ਨਾਲ ਵੌਰ ਕਮਾਉ'ਦੇ ਹਨ । ਉਹ ਅਜਿਹੇ ਰੁੱਖ ਵਾਂਗ ਹੁਦੇ ਹਨ ਜਿਸ ਦੀਆਂ ਜੜ੍ਹਾਂ ਹੀ 
ਕਟੀਆਂ ਗਈਆਂ ਹੋਣ । ਏਸੋਂ ਲਈ ਉਹਨਾਂ ਨੂੰ ਲੌਕ-ਪਰਲੰਕ ਦੋਵੀ” ਥਾਈ” ਧੱਕੇ ਪੈ'ਦੋ 
ਹਨ। ਰ 
ਉਹ ਸੌਨੇਂ ਨੂੰ ਵੀ ਹੱਥ ਪਾਉਣ ਤਾਂ ਉਹ ਖੋਹ ਹੋ ਜਾਂਦਾ ਹੈ ।% ਗੁਰੂ ਰਾਮ ਦਾਸ ਨੂੰ 
ਆਪਣੀਆਂ ਵਾਰਾਂ ਵਿਚ ਬੜੇ ਵਿਸਥਾਰ ਨਾਲ ਦੱਸਿਆ ਹੈ ਕਿ ਕਿਵੇ“ ਗੁਰੂ ਨਾਨਕ ਦੌਵ 
ਜੀ ਦੇ ਸਮ" ਤੱ ਹੀ ਨਿੰਦਕ ਅਤੇ ਮਨਮੁਖ ਗੁਰੂਆਂ ਦੇ ਅਤੇ ਸਾਧ-ਸੰਗਤ ਦੇ ਵਿਰੋਧੀ ਰਹੇ 
ਹਨ । ਨਿੰਦਕਾਂ ਨੂੰ ਕਦੇ ਵੀ ਇਸ ਗੱਲ ਦੀ ਸਮਝ ਨਹੀ” ਪਈ ਕਿ ਗੁਰੂਆਂ ਦੀ ਸਦਾ ਹੀ 
ਜੈ ਜੰ ਕਾਰ ਹ੍ਰੰਦੀ ਰਹੀ ਹੈ : 
ਸਾ ਧਰਤ ਭਈ ਹਰੀਆਵਲੀ ਜਿਥੇ ਮੋਰਾ ਸਤਿਗੁਰੁ ਬੈਠਾ ਆਇ । 
ਸੇ ਜੰਤ ਭਏ ਹਰੀਆਵਲੰ ਜਿਨੀ” ਮੋਰਾ ਸਤਿਗੁਰੁ ਦੇਖਿਆ ਜਾਇ । 
ਰ (ਪੰਨਾ ੭10) 
ਨਿੰਦਕ ਅਤੇ ਦੁਸ਼ਟ ਕਿਸੇ ਵੀ ਵਡਿਆਈ ਨੂੰ ਦੇਖ ਨਹੀ" ਸਕਦੇ, ਨਾਂ ਹੀ ਉਹਨਾਂ ਨੂੰ 
ਕਿਸੇ ਦਾ ਭਲਾ ਸਖਾਉ”ਦਾ ਹੈ ਪਰ ਉਹਨਾਂ ਦੇ ਝਖ ਮਾਰਿਆਂ ਵੀ ਕ੍ਰਝ ਨਹੀ ਬਣਦਾ, 
ਕਿਉਕਿ ਗੁਰੂ ਦੀ ਸੱਚੇ ਹਰੀ ਨਾਲ ਮਿਤਰਤਾ ਹੈ । ਵਾਧਾ ਸਚਾਈ ਦਾ ਹੀ ਹੁੰਦਾ ਹੈ, ਜਦ 
ਕਿ ਝਖਾਂ ਮਾਰਨ ਵਾਲੇ ਆਪਣੀ ਮੌਤ ਆਪੇ ਮਰ ਜਾਂਦੇ ਹਨ ।” ਇਹਨਾਂ ਝਠਿਆਂ ਦੋ ਮੂੰਹ 
ਫਟਕਾਰੇ ਜਾਂਦੇ ਹਨ ਅਤੋਂ ਸੱਚ ਤੇ ਭਗਤੀ ਨੂੰ ਵਡਿਆਈ ਮਿਲਦੀ ਹੈ। ਮਾਲਕ ਹਰੀ ਸੱਚ 
ਹੈ, ਉਸ ਦਾ ਨਿਆਂ ਵੀ ਸੱਚਾ ਹੈ । ਨਿੰਦਕ ਦੇ ਸਿਰ ਸਵਾਹ ਪੈਦੀ ਹੈ ।£ 
ਹਰੀ ਨਾਮ ਦਾ ਧਨ ਰਤਨਾਂ ਤੋ ਜਵਾਹਰਾਂ ਤੋਂ ਤੁੱਲ ਹੈ। ਇਹ ਧਨ ਗੁਰੂ ਹੀ ਹਰੀ 
ਪਾਸ” ਸਾਨੂੰ ਦਿਵਾਉ”ਦਾ ਹੈ । ਹੌਰ ਕੋਈ ਥਾਂ ਨਹੀ” ਜਿਥੋਂ" ਇਹ ਮੰਗ ਕੇ ਲਿਆ ਜਾ ਸਕੇ 
ਜਾਂ ਕਈ ਕਿਸੇ ਥਾਂ ਤੋ ਦਿਵਾ ਦੇਵੈ । ਹਰੀ ਨਾਮ ਦਾ ਇਹ ਧਨ ਧੱਕੇ ਨਾਲ ਕਿਸੇਂ ਪਾਸ” 
ਵੰਡਾਇਆ ਨਹੀ” ਜਾ ਸਕਦਾ । ਇਸ ਹਰੀ-ਧਨ ਦਾ ਹਿੱਸਾ ਉਸੇ ਨੂੰ ਹੀ ਮਿਲਦਾ ਹੈ ਜਿਸ 
ਨੂੰ ਹਰੀ ਸਤਿਗ੍ਰਰ ਦਾ ਸ਼ਰਧਾਵਾਨ ਬਨਾਉ'ਦਾ ਹੈ ਅਤੇ ਜਿਸ ਦੋ ਭਾਗਾਂ ਵਿਚ ਮੁੱਢ ਤੇ ਹੀ 
ਲਿਖਿਆ ਗਿਆ ਰੈ । ਹਰੀ-ਧਨ ਦਾ ਹੌਰ ਕੋਈ ਹਿੱਸੋਦਾਰ ਨਹੀ”, ਇਸ ਦਾ ਕਿਸੇ ਹੋਰ ਦੋ 
ਨਾਮ ਪਟਾ ਨਹੀ, ਇਸ ਦੇ ਬਾਰੇ ਕਿਸੇ ਹੱਦ-ਬੌਨੇ ਦਾ ਝਗੜਾ ਨਹੀ” । ਭਾਵ, ਨਾਮ ਨਿਰਲ 
ਗੁਰ ਤੇ ਭਗਤਾਂ ਦੀ ਮਲਕੀਅਤ ਹੈ । ਜੌ ਕੋਈ ਹਰਿ-ਧਨ ਦੀ ਨਿੰਦਿਆ ਕਰਦਾ ਹੈ, ਹਰ 
ਉਸ ਦਾ ਮੂੰਹ ਸਭ ਪਾਸਿਆਂ ਤੇ" ਕਾਲਾ ਕਰਾਉ”ਦਾ ਹੈ । ਹਰੀ ਦੀ ਦਿੱਤੀ ਹਈ ਦਾਤ ਨਾਲ 
ਕਿਸੇ ਦੇ ਜ਼ੋਰ ਜਾਂ ਨਿੰਦਿਆ ਦੀ ਪੌਸ਼ ਨਹੀ” ਜਾਂਦੀ । ਇਹ ਦਿਨੋਂ ਦਿਨ ਵਧਦੀ 


20. ਆਦਿ ਗ੍ਰੰਥ : 306 
21. ਉਹ ; 850 
22. ਉਹੀ ; 851 


ਤੋ ਗੁਰ੍ਹ ਰਾਮ ਦ'ਸ 


ਰਹਿੰਦੀ ਹੈ । 

_ ਗੁਰੂ ਜੀ ਨੇ ਆਪਣੀਆਂ ਵਾਰਾਂ ਵਿਚ ਇਹ ਇਸ ਲਈ ਲਿਖਿਆ ਕਿਊ”ਕਿ ਕ੍ਰਝ 
ਪ੍ਰਾਤਨ-ਪੱਥੀ, ਜੌਗੀ, ਤਪੇ ਤੇ ਈਰਖਾਲ੍ਹ ਲੋਕ ਗ੍ਰ੍ਹ-ਘਰ ਦੀ ਨਿੰਦਿਆ ਕਰਦੋ ਰਹਿੰਦੇ 
ਸਨ ਅਤੇ ਇਹ ਪਰਚਾਰ ਕਰਦੇ ਸਨ ਕਿ ਹਰੀ-ਨਾਮ ਦੇ ਧਨ ਦੇ ਉਹੀ ਵਾਹਦ ਮਾਲਕ 
ਹਨ । ਉਹ ਪ੍ਰਾਤਨ-ਪੰਥ ਦੇ ਨਾਮ ਉਤੇ, ਗੁਰੂ-ਘਰ ਦੇ ਵਿਰੁੱਧ ਪਤਵੰਤੇ, ਧਨਾਡ ਤੇ ਹਾਕਮ 
ਲੰਕਾਂ ਦੇ ਕੌਨ ਭਰਦੇ ਰਹਿੰਦੇ ਸਨ ਅਤੇ ਨਾਲ ਹੀ ਆਮ ਲਕਾਂ ਨੂੰ ਵੀ ਵਰਗਲਾਉ'ਦੇ 
ਰਹਿੰਦੇ ਸਨ ਪਰ ਗੁਰੂ ਸਾਹਿਬਾਨ ਉਹਨਾਂ ਦੀ ਚੁਗਲੀ-ਬਖੀਲੀ ਦੀ ਕੌਈ ਪਰਵਾਹ ਨਹੀ” 
ਸਨ ਕਰਦੇ । ਉਹ ਆਪਣੀ ਬਾਣੀ ਵਿਚ ਕਹਿੰਦੇ ਸਨ ਕਿ ਦੁਨੀਆਂ ਵਿਚ ਜਿੰਨੇ ਵੀ ਰਾਜੇ, 
ਮਹਾਰਾਜੇ, ਖਾਨ, ਅਮੀਰ, ਸਰਦਾਰ ਤੇ ਹਾਕਮ ਆਦਿ ਹਨ. ਸਭ ਹਰੀ ਦੇ ਬਣਾਏ ਹੋਏ ਹੀ 
ਬਖਤਾਵਰ ਬਣੇ ਹਨ ਤੋਂ ਆਪ ਵੀ ਹਰੀ ਦੇ ਗਰਜ਼ਮੰਦ ਹਨ । ਉਹਨਾਂ ਸਭਨਾਂ ਦਾ ਮਾਲਕ 
ਹਰੀ ਸਤਿਗ੍ਰਰ ਦੇ ਪੱਖ ਵਿਚ ਹੈ । ਉਸ ਨੇ ਸਾਰੀ ਦੁਨੀਆਂ ਦੇ ਲੌਕ, ਚਾਰੋ ਵਰਨ (ਬ੍ਰਾਹਮਣ, 
ਖੱਤਰੀ, ਵੈਸ਼, ਸ਼ੂਦਰ) ਅਤੇ ਚਾਰੇ ਖਾਣੀਆਂ (ਅੰਡਜ, ਜੇਰਜ, ਸੋਤਜ, ਉਤਭੁਜ) ਸਤਿਗੁਰ 
ਦੀ ਸੋਵਾ ਕਰਨ ਲਈ ਥਾਪ ਦਿੱਤੀਆਂ ਹਨ । ਹਰੀ ਦੇ ਸਿਮਰਨ ਦੀ ਵਡਿਆਈ ਇਹ ਹੀ 
ਹੈ ਕਿ ਇਸ ਨੇ ਸਰੀਰ ਰ੍ਰਪੀ ਨਗਰੀ ਵਿਚ" ਕਾਮ, ਕ੍ਰੋਧ, ਆਦਿਕ ਦੁਸ਼ਮਣ ਮਾਰ ਕੇ ਬਾਹਰ 
ਕਢ ਦਿੱਤੇ ਹਨ । ਹਰੀ ਭਗਤਾਂ-ਜਨਾਂ ਉਤੋਂ ਆਪ ਮਿਹਰਵਾਨ ਹੋਇਆ ਹੈ ਤੇ ਉਸ ਨੇ 
ਆਪਣੀ ਕਿਰਪਾ ਕਰਕੇ ਭਗਤਾਂ ਨੂੰ ਆਪ ਬਚਾ ਲਿਆ ਹੈ ।?5 ਰ 

ਮੌਹ-ਮਾਇਆ ਵਿਚ ਫਸੋ ਹੋਏ ਨਿੰਦਕਾਂ ਦੀ ਆਸ ਦੇ ਪਾਤਰ ਅਤੇਂ ਸਰਪ੍ਰਸਤ ਵੱਡੋ 
ਵੱਡੋ ਅਮੀਰ ਲੌਕ ਹੁੰਦੇ ਹਨ ਪਰ ਇਹ ਖਾਨ ਤੇ ਬਾਦਸ਼ਾਹ ਅਖਵਾਉਣ ਵਾਲੇ ਆਪ 
ਵੀ ਸਦੀਵੀ ਨਹੀ” ਹੁੰਦੇ । ਇਹਨਾਂ ਦੇ ਚ੍ਰਨੇ-ਗੱਚ ਕਿਲ੍ਹਿਆਂ ਤੇ ਧੌਲਰਾਂ ਵਿਚ” ਕੁਝ ਵੀ 
ਇਹਨਾਂ ਦੇ ਨਾਲ ਨਹੀ” ਜਾਂਦਾ । ਇਹਨਾਂ ਦੀਆਂ ਸੌਨੇ ਦੀਆਂ ਦੁਮਚੀਆਂ, ਹਵਾ ਵਾਂਗ ਤੇਜ਼ 
ਦੌੜਨ ਵਾਲੇ ਘੋੜਿਆਂ ਤੋਂ ਉਹਨਾਂ ਦੀਆਂ ਚਤ੍ਰਾਈਆਂ ਉੜੋ ਲਾਅਨਤ ਹੈ । ਛੱਤੀ ਪ੍ਰਕਾਰ 
ਦੋ ਭੋਜਨ ਖਾ ਕੇ ਵੀ ਉਹ ਗੰਦਗੀ ਹੀ ਵਧਾਉ'ਦੇ ਹਨ । ਇਹ ਦਾਤਾਂ ਦੇਣ ਵਾਲੋਂ ਨੂੰ ਉਹ 
ਨਹੀ” ਜਾਣਦੇ, ਇਸ ਲਈ ਦੁੱਖ ਪਾਉ'ਦੇ ਹਨ । ਆਪ ਦੀ ਕਾਇਆ ਨੂੰ ਕਿਲ੍ਹਾ ਬਣਾ ਕੇ 
ਇਹ ਲੋਕ ਕਈ ਤਰ੍ਹਾਂ ਦੋ ਸ਼ਿੰਗਾਰ ਕਰਦੇ ਹਨ । ਰੌਗ ਬਰੰਗੇ ਕਪੜਿਆਂ ਤੋਂ ਅਮੀਰੀ ਸ਼ਾਨ 
ਨਾਲ ਆਪਣੇ ਆਪ ਨੂੰ ਸਜਾਉ”ਦੇ ਹਨ ਪਰ ਹੌਕਾਰ ਵਿਚ ਆ ਕੇ ਦੁੱਖ ਹੀ ਭੌਗਦੇ 
ਹਨ ।? ਰ 

ਜਿੰਨ੍ਹਾਂ ਦੇ ਹਿਰਦੇ ਵਿਚ ਬੁਰਿਆਈ ਤੋਂ ਧੱਖਾ ਹੈ ਪਰ ਬਾਹਰ” ਧੋਤੋ ਹੋਏ ਹਨ ਉਹ 
ਬੌਲਦੇ ਤੇ ਠੱਗੀ ਕਰਦੇ ਹਨ । ਆਖਰ ਉਹਨਾਂ ਦਾ ਝਠ ਪ੍ਰਗਟ ਹੋ ਜਾਂਦਾ ਹੈ । 


ਝ੍੍ਠ 
ਜੋ ਅੰਦਰ ਹੁੰਦਾ ਹੈ ਉਹੀ ਬਾਹਰ ਆ ਜਾਂਦਾ ਹੈ, ਛੁਪਾਇਆ ਨਹੀ” ਛੁਪਦਾ । ਨਿੰਮ ਦੋ 
ਬ੍ਟੇ ਨੂੰ ਭਾਵੇ' ਕਿੰਨਾ ਆੰਮ੍ਰਿਤ-ਰਸ ਪਾ ਕੇ ਸਿੰਜੀਏ ਉਸ ਦੀ ਕੁੜਤੱਨ ਨਹੀ" ਜਾਂਦੀ । ਸੱਪ 





23, ਆਦਿ ਗ੍ਰੰਥ $ 852 
£8, ਏਹ $ 1246-47 


ਬਾਣੀ ਦਾ ਸਾਰ ਰ 41 


ਨੂੰ ਮੰਤਰ ਨਾਲ ਕੀਲ ਲਈਏ ਤੇ ਦੁਧ ਪਿਆਈਏ, ਪਰ ਤਾਂ ਵੀ ਉਸ ਦਾ ਸ੍ਰਭਾ ਨਹੀ” 
ਬਦਲਦਾ । ਇਸੇ ਤਰ੍ਹਾਂ ਮਨ ਦੇ ਪਿੱਛੋ ਚਲਣ ਵਾਲ਼ਾ ਅਭਿੱਜ ਹ੍‌ੰਦਾ ਹੈ, ਭਾਵ ਉਸ ਦੋ 
ਉਤੇ ਕੋਈ ਅਸਰ ਨਹੀ` ਹੁੰਦਾ । ਇਹੀ ਹਾਲ ਮਨਮੁਖ ਦਾ ਹੁੰਦਾ ਹੈ ।2 ਅਜਿਹੇ ਮਨਮੁਖਾਂ 
ਨਾਲੋ” ਤਾਂ ਟੂਟੀ ਹੀ ਭਲੀ, ਕਿਉਕਿ ਉਹਨਾਂ ਦੇ ਅੰਦਰ ਮੰਹ ਮਾਇਆ ਦਾ ਹੀ ਪਿਆਰ 
ਹੁੰਦਾ ਹੈ । ਇਸ ਦੂਜੇ ਭਾਉ ਦੇ ਪਿਆਰ ਕਰਨ ਹੀ ਉਹ ਆਪ ਵੀ ਗ੍ਰਰਮੁਖਾਂ ਦੇ ਪਾਸ 
ਬੌਠਣਾ. ਨਹੀ” ਚਾਹੁੰਦੇ । ਉਹ ਝੂਠ ਦੀ ਕਮਾਈ ਕਰਦੇ, ਝਠ ਬੋਲਦੇ ਅਤੇ ਝ੍ਠ 
ਦੇ ਅੰਦਰ ਹੀ ਵਿਚਰਦੇ ਹਨ । ਇਹ ਮੌਹ-ਮਾਇਆ ਸਭ ਦੁਖ ਹੈ ਤੇ ਦਖ ਵਿਚ ਹੀ ਉਹਨਾਂ 
ਦੀ ਬੀਤਦੀ ਹੈਂ। ਏਜੋ ਲਈ ਮਾਇਆਧਾਰੀਆਂ ਅਤੇ ਨਾਮ ਵਿਚ ਨਿਸ਼ਚਾ ਰਖਣ ਵਾਲਿਆਂ 
ਦੀ ਕਦੇ ਵੀ ਆਪਸ ਵਿਚ ਨਹੀ ਬਣ ਸਕਦੀ ਪਰ ਜਿਨ੍ਹਾਂ ਦੇ ਪਾਸ ਚੰਗਿਆਈ ਦੀ 
ਨਿਧੀ ਹੈ ਉਹਨਾਂ ਨੂੰ ਗੁਰ ਦੇ ਸ਼ਬਦ ਰਾਹੀ' ਸੁਖ ਪ੍ਰਾਪਤ ਹੁੰਦਾ ਹੈ । ਗੁਰੂ ਨਾਨਕ ਦੇਵ 
ਜੀ ਨੇ ਠੀਕ ਹੀ ਕਿਹਾ ਹੈ “ਭਗਤਾ ਤੇ ਸੈਸਾਰੀਆ ਜੌੜ ਕਦੋ ਨਾ ਆਇਆ ।”2 

ਮਨਮੁਖਾਂ ਦਾ ਅੰਤ ਬੁਰਾ ਹਾਲ ਹੁੰਦਾ ਹੈ । ਜਿਸ ਤਰ੍ਰਾਂ ਦੇ ਉਹ ਕਰਮ ਕਰਦੋ ਹਨ 
ਉਸ ਤਰ੍ਹਾਂ ਦਾ ਹੀ ਫਲ ਪਾਉ”ਦੇ ਹਨ । ਜਮਦ੍ਰਤ ਗੱਲ ਵਿਚ ਰੱਸਾ ਪਾ ਕੇ ਉਹਨਾਂ ਨੂੰ ਅੱਗੇ 
ਲਾ ਲੈ'ਦੋ ਹਨ । ਤੱਤਾ ਲੋਹਾ ਚੱਬਦੇ ਹਨ ਉਹਨਾਂ ਦੇ ਸੰਘ ਵਿਚ ਸਾੜ ਪੈਦਾ ਹੈ । ਨਿੰਦਿਆ 
ਕਰਨ ਵਾਲਿਆਂ ਦੀ ਕੋਈ ਆਸ ਪੂਰੀ ਨਹੀ” ਹੁੰਦੀ । ਇਹ ਅਕ੍ਰਿਤਘਣ ਲੌਕ ਜਨਾਂ ਹੀ 
ਭੌਗਦੇ ਰਹਿੰਦੇ ਹਨ । ਉਹ ਸਾਰੇ ਪਾਸਿਆਂ ਤੋ" ਹਾਰ ਦਾ ਮੂੰਹ ਦੇਖਦੇ ਹਨ ਕਿਉਕਿ ਉਹ 
ਝਗੜਾ ਮੁਕਣ ਨਹੀ" ਦੇਦੇ, ਇਸ ਲਈ ਹਰੀ ਆਪ ਉਹਨਾਂ ਨੂੰ ਚੁਕ ਲੈਦਾ ਹੈ । ਹੰਕਾਰ 
ਕਰਨ ਵਾਲੇ ਆਖਰ ਮੂੰਹ ਭਾਰ ਡਿਗਦੇ ਹਨ ।” 


।=-<-<<< 


25, ਉਹੀ $ 1243-44 
26, ਆਦਿ ਗ੍ਰੰਥ : 316 
27. ਉਹੀ : ਪੰਨਾਂ 145 
28, ਉਹੀ : 317 


ਅਧਿਆਇ ਤੀਸਰਾ 
ਇਤਿਹਾਸਕ ਤੇ ਸਮਾਜਕ ਸਰਵੇਖਣ 


ਪਿਛੋਕੜ 

ਭਗਤੀ ਲਹਿਰ ਅਤੇ ਸਿੱਖ ਲਹਿਰ ਤੋਂ' ਦੋ ਹਜ਼ਾਰ ਸਾਲ ਪਹਿਲਾਂ ਭਾਰਤ ਵਿਚ ਬੁੱਧ 
ਲਹਿਰ ਹੀ ਇਕ ਮੁਖ ਲੋਕ-ਲਹਿਰ ਦੇ ਤੌਰ ਤੇ ਸਾਹਮਣੇ ਆਈ ਸੀ । ਇਸ ਲਹਿਰ ਦਾ 
ਪ੍ਰਭਾਵ ਇਕ ਹਜ਼ਾਰ ਸਾਲ ਤੱਕ ਭਾਰਤ ਵਿਚ ਰਿਹਾ । ਇਸ ਦੇ ਬਾਦ ਸਿਧ ਤੇ ਜੋਗੀ ਆਦਿ 
ਪੰਦਾ ਹੋਏ ਪਰ ਇਹ ਲੋਕ-ਲਹਿਰ ਜਾਂ ਲੋਕ-ਧਰਮ ਧੈਦਾ ਨਾ ਕਰ ਸਕੇ । ਬੁੱਧ ਲਹਿਰਦੇ 
ਪਤਨ ਦੋ ਕਾਰਨ ਬ੍ਰਾਹਮਣਵਾਦ ਮੁੜ ਸਰਜੀਤ ਹੋਂ ਗਿਆ । ਇਹ ਪੰਜਵੀ” ਛੋਵੀ" ਈਸਾਵੀ 
ਦਾ ਸਮਾਂ ਸੀ। ਅੱਠਵੀ” ਸਦੀ ਵਿਚ ਹੋਏ' ਰਾਜਾ ਹਰਸ਼ ਤੋਂ” ਲੈ ਕੇ ਤੋਰ੍ਰਵੀ” ਸਦੀ ਦੇ ਸ਼ੁਰੂ 
ਤੱਕ (1206 ਈ.) ਜਦ ਏਥੇਂ ਮੁਸਲਮ-ਪਠਾਣ ਰਾਜ ਸ਼ੁਰੂ ਹੋਇਆ, ਪੰਜ ਸੌ ਸਾਲ ਦਾ 
ਅਜਿਹਾ ਸਮਾਂ ਸੀ ਜਿਸ ਨੂੰ ਭਾਰਤ ਦੇ ਇਤਿਹਾਸ ਦਾ ਕਾਲਾ ਯੁਗ ਕਿਹਾ ਜਾ ਸਕਦਾ ਹੈ । 
ਜਦ ਦੋਸ਼ ਅੰਦਰ ਕੋਈ ਕੇ'ਦਰੀ ਸੱਤਾ ਨਹੀ” ਸੀ ਅਤੇ ਇਸ ਸਮੇ” ਦਾ ਪੂਰਾ ਇਤਿਹਾਸ 
ਵੀ ਠੀਕ ਤਰ੍ਹਂ ਨਹੀ" ਮਿਲਦਾ । ਬ੍ਰਾਹਮਣਵਾਦ ਆਪਣੈ _ਕਰਮ-ਕਾਂਡਾਂ, ਰਸਮਾਂ-ਰੀਤਾਂ, 
ਜ਼ਾਤ-ਪਾਤ, ਛੂਤ-ਛਾਤ ਤੇ ਦੇਵੀ-ਦੇਵਤਿਆਂ ਨੂੰ ਲੰ ਕੇ ਮੁੜ ਖੜਾ ਹੋ ਗਿਆ ਸੀ । ਉੱਤਰ- 
ਪੱਛਮ ਵਲੋ" ਮੁਸਲਮ-ਪਠਾਣ ਹਮਲੇਂ ਵੀ ਸ਼ੁਰੂ ਹੋਏ । ਇਸਲਾਮ ਦਾ ਪ੍ਰਵੇਸ਼ ਭਾਰਤ ਦੇ ਦੱਖਣ 
ਵਲ” ਅਤੇ ਸਿੰਧ ਵਲੋ" ਪਹਿਲਾਂ ਹੀ ਸ਼ਰਹ ਹੰ ਚੁੱਕਾ ਸੀ ਪਰ ਦਸਵੀ ਸਦੀ ਤੋ” ਉੱਤਰ- ` 
ਪੱਛਮ ਵਲ ਮਸਲਮ-ਪਠਾਣ ਹਮਲਿਆਂ ਦਾ ਉਦੇਸ਼ ਭਾਰਤ ਵਿਚ ਰਾਜ ਕਾਇਮ ਕਰਨਾ 
ਸੀ । ਜੋਗੀ ਤੇ ਸਿਧ ਕੇਵਲ ਵਿਅਕਤੀਗਤ ਸਾਧਨਾਂ, ਨਿੱਜੀ ਮੌਕਸ਼ ਤੇ ਗ੍ਰਿਹਸਤ-ਤਿਆਗ ਤੋ" 
ਸ਼ੁਰੂ ਹੋ ਕੇ ਜੰਤਰ-ਮੰਤਰ, ਕਰ”ਮਾਤਾਂ ਤੇ ਨਿੱਜੀ ਸ਼ਕਤੀ ਦੇ ਦਿਖਾਵੇ ਉਤੇ ਉਤਰ ਆਏ ਸਨ। . 
ਦੱਬੇ-ਕੁਚਲੇ ਹੇਠਲੇ ਵਰਗਾਂ ਤੇ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਧਰਵਾਸ ਦੌਣ ਵਾਲਾ ਕਈ 
ਧਰਮ ਜਾਂ ਕਈ ਲਹਿਰ ਨਹੀ” ਸੀ । 

ਪਠਾਣ ਰਾਜ ਦੇ ਸਮੋ ਭਾਰਤ ਵਿਚ ਸੂਫੀ ਤੇ ਭਗਤ ਕਵੀ ਪੰਦਾ ਹੌਣੇ ਸ਼੍ਰ ਹੋਏ । 
ਸੂਫੀਆਂ ਅਤੇ ਪਠਾਣ ਹੁਕਮਰਾਨਾਂ ਦੇ ਪ੍ਰਭਾਵ ਹੋਠ ਹੋਠਲੀਆਂ ਜ਼ਾਤਾਂ ਦੇ ਲੌਕ ਇਸਲਾਮ 
ਧਰਮ ਨੂੰ ਅਪਨਾਉਣ ਲਗ ਪਾਏ । ਇਸ ਕਾਲ ਵਿਚ ਸ੍ਰਫੀ ਤੇ ਭਗਤ ਕਵੀ ਹੀ ਆਮ 
ਲੋਕਾਂ ਦੇ ਆਤਮਕ ਕਲਿਆਣ ਦੀ ਜਾਂ ਮਨੁੱਖੀ ਸਮਾਨਤਾ ਦੀ ਗੱਲ ਕਰਦੇ ਸਨ। ਅਜਿਹੇ 
ਵਾਤਾਵਰਨ ਵਿਚ ਗੁਰ ਨਾਨਕ ਦੇਵ ਨੇ ਸਿੱਖ ਲਹਿਰ ਦੀ ਨੀਂਹ ਸ਼ੁਰ੍ਹ ਸਲ੍ਹਵੀ" ਸਦੀ ਵਿਚ 
ਰੱਖੀ । ਉਸ ਸਮੇ" ਤਿੰਨ ਸੌ ਸਾਲ ਪੁਰਾਣਾ ਪਠਾਣ ਰਾਜ ਵੀ ਪਤਨਸ਼ੀਲ ਹੋ ਰਿਹਾ ਸੀ ਅਤੇ 
ਉੱਤਰ-ਪੱਛਮ ਵਲੋ" ਮੁਗਲਾਂ ਦੇ ਹਮਲੋਂ ਸ਼ੁਰੂ ਹੋ ਰਹੇ ਸਨ। ਉਸ ਕਾਲ ਦੇ ਰਾਜਿਆ ਤੇ 
ਬਾਦਸ਼ਾਹਾਂ ਦੇ ਜ਼ੋਰ-ਜ਼ੁਲਮ ਤੇ ਪਰਜਾ ਦੀ ਬੋਵੱਸੀ ਦਾ ਚਿੱਤਰ ਗੁਰੂ ਜੀ ਦੀ ਬਾਣੀ ਵਿਚ 


ਇਤਿਹਾਸਕ ਤੋਂ ਸਮਾਜਕ ਸਰਵੇ ੫ਣ 43 


ਂ ਥਾਂ ਪੋਸ਼ ਹੋਇਆ ਹੈ ।' 

ਗੁਰੂ ਨਾਨਕ ਦੋਵ ਜੀ ਦੇ ਕਾਲ (1469-1539) ਵਿਚ ਹੀ ਸੌਲ੍ਹਵੀ' ਸਦੀ ਦੀ 
ਹੁਰੂ ਦੀ ਚੌਥਾਈ” ਵਿਚ ਬਾਬਰ ਨੇ ਪੈਜ ਵੇਰ ਉੱਤਰੀ ਭਾਰਤ ਉਤੇ ਹਮਲੇ ਕੀਤੇ 1 ਉਸ 
ਰਸ ਦੀ ਜੌ ਰਾਜਸੀ-ਸਮਾਜਕ ਹਾਲਤ ਸੀ ਉਸ ਦਾ ਨਕਸ਼ਾ ਗ੍ਰਰੂ ਜੀ.ਦੀ ਰਾਗ ਆਸਾ ਵਿਚ 
ਤਚੀ ਹੋਈ ਬਾਬਰ-ਬਾਣੀ ਵਿਚ ਮਿਲਦਾ ਹੈ । ਇਸ ਵਿਚ ਗੁਰੂ ਜੀ ਨੇ ਦੱਸਿਆ ਹੈ ਕਿ ਕਿਵੇ” 
ਪਠਾਣ ਰਾਜ ਦੇ ਪਤਨ ਦੀ ਪਰਚੀ ("ਚੀਰੀ ) ਧੁਰ ਦਰਗਾਹ ਤੌ" ਹੀ ਕਟੀ ਗਈ ਸੀ । 
ਬਾਬਰ ਨੇ ਤੋਪਾਂ ਦੀ ਵਰਤੋ” ਕੀਤੀ ਜਿਸ ਦਾ ਮੁਕਾਬਲਾ ਹਾਥੀਆਂ ਵਾਲੀ ਪਠਾਣ ਸੈਨਾ ਨਾ 
ਕਰ ਸਕੀ । ਨਾਲ ਹੀ ਇਹ ਵੀ ਦੱਸਿਆ ਹੈ ਕਿ ਕੋਈ ਕੌਮ ਫੌਜਾਂ ਜਾਂ ਹਥਿਆਰਾਂ ਦੀ ਥੁੜ੍ਹ 
ਕਰਕੇ ਨਹੀ ਹਾਰਦੀ । ਜੋ ਹਾਰਦੀ ਹੈ ਤਾਂ ਕੇਵਲ ਚੰਗਿਆਈ ਤੇ ਸ਼ਖ਼ਸੀ-ਰਹਿਣੀ ਦੇ ਖੁਸ 
ਜਾਣ ਦੇ ਕਾਰਨ : 'ਜਿੱਸ ਨੌ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ।' ਲੌਧੀ 
ਪਠਾਣਾ ਤੋਂ ਅਮੀਰਾਂ ਦੇ ਐਸ਼ ਭੋਗਣ ਦੋ ਮੰਦੇ ਸਿੱਟੇ ਨਿਕਲੇ । ਇਸ ਐਸ਼-ਆਰਾਮ ਤੇ ਦੌਲਤ 
ਨੇ ਹੀਂ ਬਹੁਤੀ-ਦੁਨਆਂ ਕ੍ਰਾਹੇ ਪਾਈ ਹੈ ਪਰ ਇਹ ਮਾਇਆ ਪਾਪ ਤੋ” ਬਗੈਰ ਇਕੱਠੀ 
ਨਹੀ” ਹੁੰਦੀ ਤੇ ਮਰਨ ਵਾਲੇ ਦੇ ਨਾਲ ਨਹੀ' ਜਾਂਦੀ ।? 

ਗੁਰ ਨਾਨਕ ਦੇਵ ਕਹਿੰਦੇ ਹਨ ਕਿ ਬਾਬਰ ਨੇ ਜਦ ਚੜ੍ਹਾਈ ਕੀਤੀ ਤਾਂ ਅਨੇਕਾਂ ਹੀ 
ਪੀਰ ਆਪਣੇ ਟ੍ਰਣੇ-ਤਵੀਤਾਂ ਦੇ ਜ਼ੋਰ ਨਾਲ ਵੀ ਉਸ ਨੂੰ ਰੌਕ ਨਹੀ” ਸਕੋ । ਬੱਜਰ 
ਵਰਗੇ ਪੱਕੇ ਮੰਦਰ ਸੜ ਕੇ ਸਵਾਹ ਹੋਂ ਗਏ ਅਤੋਂ ਸ਼ਾਹਜ਼ਾਦੇ ਮਿੱਟੀ ਵਿਚ ਮਿਲ ਗਏ । ਪੀਰਾਂ 
ਨੇ ਕਿੰਨੇ ਜਤਨ ਕੀਤੇ, ਪਰ ਕਿਸੇ ਮ੍ਰਗਲ ਦਾ ਕੁਝ ਨਾ ਵਿਗੜ ਸਕਿਆ । ਕੀ ਰਿੰਦੂ ਤੇ ਕੀ 
ਮੁਸਲਮ ਸਵਾਣੀਆਂ (ਹਿੰਦਵਾਣੀਆਂ, ਤੁਰਕਾਣੀਆਂ, ਭਟਿਆਣੀਆਂ ਤੇ ਠਕੁਰਾਣੀਆਂ) ਸਭੁ 
ਦੀ ਬੌਪਤੀ ਹੋਈ । ਸਭ ਦੇ ਬਾਂਕੇ ਪਤੀ ਜੰਗਾਂ ਦੀ ਭੇਟ ਹੋ ਗਏ ।“ ਇਸ ਤਰ੍ਹਾਂ ਗੁਰੂ ਰਾਮ 


1. ਕਲਿ ਕਾਤੀ ਰਾਜੇ ਕਾਸਾਈ ਧਰਮ ਪੰਖ ਕਰਿ ਉਡਰਿਆ । 
ਕੂੜ ਅਮਾਵਸ ਸਚੁ ਚੰਦ੍ਮਾ ਦੀਸੈਂ ਨਾਹੀ ਕਹ ਚੜਿਆ । 
ਹਉ ਭਾਲਿ ਵਿਕੁੰਨੀ ਹੋਈ । ਅਸਧੰਰੋ ਰਾਹੁ ਨ ਕੋਈ । 
ਵਿਚਿ ਹਉਮੋਂ ਕਰਿ ਦੁਖੁ ਰੋਈ । 


ਕਹੁ ਨਾਨਕ ਕਿਨਿ ਬਿਧਿ ਗਤਿ ਹੋਈ 1 ਜਾਂ (ਪੈਨ/ : 145) 
ਰਾਜੇ ਸ਼ੀਹ ਮੁਕਦਮ ਕੁਤੇ । ਜਾਇ ਮਗਾਇਨਿ ਬੈਠੇ ਸੁਤੇ । (ਪੰਨਾ : 1288) 
2. ਜਿਨ ਕੀ ਚੀਰੀ ਦਰਗਹ ਪਾਟ ਤਿਨ੍ਹਾਂ ਮਰਨਾ ਭਾਈ । (ਪੌਨਾ : 417) 


3, ਇਸ ਜਰ ਕਾਰਣਿ ਘਣੀ ਵਿਗੁਤ) ਇਨਿ ਜਰ ਘਣੀ ਖੁਆਈ । 
ਪਾਪ ਬਾਝਹੁ ਹੋਵੈ ਨਾਹੀ` ਮੁਇਆ ਸਥਿ ਨ ਜਾਈ 1 (417) 
4. ਕੋਈ ਹੁ ਪੀਰ ਵਰ ਰਹਾਏ ਜਾ ਮੀਰ ਸੁਣਿਆ ਧਾਇਆ । 
ਥਾਨ ਮੁਕਾਮ ਜਲੇ ਬਿਜ ਮੰਦਰ ਮਛਿ ਮਛਿ ਕਇਰ ਰਲਾਇਆ' । 
ਕੌਈ ਮਗਲ ਨ ਹੋਆ ਔਧਾ ਕਿੜੈ ਨਾ ਪਰਚਾ ਲਾਇਆ । 
ਮੁਗਲ ਪਾਣਾਂ ਭਈੀ ਲੜਾਈ ਰਣ ਮਹਿ ਤੱਗ ਵਗਾਈ] । 
ਓਨ੍ਹ] ਤੁਪਕ ਤਾਣਿ ਚਲਾਈ ਓਨ੍ੈ ਹਸਤ ਚਿੜਾਈ । 
(ਬਾਕੀ ਦਾ ਫੁਟ ਨੌਟ ਅਗਲੇ ਪੰਨੇ ਤੇ) 


44 ਰ ਗੁਰ ਰਾਮ ਦਾਸ 


ਦਾਸ ਦੇ ਜਨਮ ਤੋ" ਅੱਠ ਸਾਲ ਪਹਿਲਾਂ (1526) ਭਾਰਤ ਵਿਚ ਮੁਗਲ ਰਾਜ ਦੀ 
ਸਥਾਪਨਾ ਹੋ ਚੁਕੀ ਸੀ । 
ਇਤਿਹਾਸਕ ਦਸ਼ਾ ਰ 

ਗੁਰ੍ਹ ਰਾਮ ਦਾਸ ਜੀ ਦਾ ਸਮਾਂ (1534-81) ਮੁਗਲਾਂ ਦੇ ਰਾਜ ਦਾ ਮੁਢਲਾ 
ਸਮਾਂ ਸੀ । ਇਸ ਰਾਜ ਦੀ ਨੀਂਹ ਬਾਬਰ ਬਾਦਸ਼ਾਹ 1526 ਵਿਚ ਪਾਨੀਪਤ ਦੀ 
ਪਹਿਲੀ ਲੜਾਈ ਜਿੱਤ ਕੇ ਅਤੇ ਪਠਾਨ ਬਦਸ਼ਾਹ ਇਬਰਾਹੀਮ ਲੌਧੀ ਨੂੰ ਹਰਾ ਕੇ ਰਖੀ ਸੀ । 
ਬਾਬਰ ਕੇਵਲ ਚਾਰ ਸਾਲ ਹੀ ਰਾਜ ਕਰ ਸਕਿਆ ਅਤੇ ਉਸ ਦੇ ਬਾਦ ਹਮਾਯੂੰ 1530 
ਵਿਚ ਗੱਦੀ ਉਤੇ ਬੈਠਾ ਜਿਸ ਨੇ ਆਪਣੇ ਭਰਾ ਮਿਰਜ਼ਾ ਕਾਮਰਾਨ ਨੂੰ ਕਾਬਲ ਤੇ ਪੰਜਾਬ 
ਦਾ ਗਵਰਨਰ ਥਾਪ ਦਿੱਤਾ । ਦਸ ਸਾਲ ਤੱਕ ਧੁਰ ਉੱਤਰ ਦਾ ਇਹ ਇਲਾਕ ਕਾਮਰਾਨ 
ਦੀ ਅਮਲਦਾਰੀ ਵਿਚ ਰਿਹਾ ਤੇ ਇਸ ਦੌਰਾਨ ਹੀ ਗੁਰੂ ਦਾਸ ਦਾ ਜਨਮ 1534 ਵਿਚ 
ਹੋਇਆ । 

ਪਠਾਣ ਰਾਜ ਭਾਵੋ' 1526 ਵਿਚ ਖਤਮ ਹੋ ਗਿਆ ਸੀ, ਪਰ ਦੇਸ਼ ਦੇ ਕਈ 
ਇਲਾਕਿਆਂ ਵਿਚ ਅਜੇ ਵੀ ਪਠਾਣਾਂ ਦਾ ਜ਼ੋਰ ਸੀ, ਕਿਉ'ਕਿ ਤਿੰਨ ਸੌ ਸਾਲ ਤੱ ਉਹ 
ਇਸ ਦੇਸ਼ ਵਿਚ ਰਾਜ ਕਰਦੇ ਰਹੇ ਸਨ । ਬਾਬਰ ਨੇ ਭਾਵੇ ਦਿੱਲੀ ਦੇ ਤਖਤ ਉਤੇ ਕਬਜ਼ਾ 
ਕੌਰ ਲਿਆ ਸੀ, ਪਰ ਆਪਣੇ ਰਾਜ ਨੂੰ ਪੱਕਿਆਂ ਕਰਨ ਦਾ ਉਸ ਨੂੰ ਵਧੇਰੇ ਸਮਾਂ ਨਹੀ' 
ਸੀ ਮਿਲਿਆ । ਇਕ ਪਠਾਣ ਜਰਨੈਲ ਸ਼ੋਰ ਸਾਹ ਸੂਰੀ ਨੰ ਬਿਹਾਰ ਪ੍ਰਾਂਤ ਵਿਚ ਆਪਣਾ 
ਰਾਜ ਕਾਇਮ ਕਰਕੇ ਦਿੱਲੀ ਵੱਲ ਚੜ੍ਹਾਈ ਕਰ ਦਿੱਤੀ ਅਤੇ 1540 ਵਿਚ ਆਗਰੇ ਦੇ 
ਪਾਸ ਹੋਈ ਲੜਾਈ ਵਿਚ ਹਮਾਲੂੰ ਨੂੰ ਕਰਾਰੀ ਹਾਰ ਦੇ ਕੇ ਉਸ ਨੂੰ ਆਪਣੀ ਜਾਨ 
ਬਚਾਉਣ ਲਈ ਨੱਸਣ ਉਤੇ ਮਜਬੂਰ ਕਰ ਦਿੱਤਾ । ਹਮਾਯੂੰ ਦੇ ਭਰਾਵਾਂ ਨੇ ਇਸ ਲੜਾਈ 
ਵਿਚ ਉਸ ਦਾ ਸਾਥ ਨਾ ਦਿੱਤਾ। ਹੁਣ ਉਹ ਪੰਜਾਬ ਵਿਚ ਆਪਣੇ ਭਰਾ ਕਾਮਰਾਨ ਦੇ 
ਪਾਸ ਜਾ ਕੇ ਆਪਣੀ ਬਿਖਰੀ ਹੋਈ ਮੁਗਲ ਫੌਜ ਨੂੰ ਇਕੱਠਾ ਕਰਨਾ ਚਾਹੁੰਦਾ ਸੀ ਤਾਂ ਜੰ 
ਮੁੜ ਆਪਣਾ ਰਾਜ ਪ੍ਰਾਪਤ ਕਰ ਸਕੇ । ਰਸਤੇ ਵਿਚ ਉਸ ਦੀ ਫੌਜ ਉਸ ਨੂੰ 
ਛਡਦੀ ਜਾ ਰਹੀ ਸੀ । ਭਰੋਵਾਲ ਤੌ` ਬਿਆਸ ਨਦੀ ਪਾਰ ਕਰਦੇ ਸਮੇ ਉਸ ਦੇ ਨਾਲ 
ਕੁਝ ਵਫਾਦਾਰ ਜਰਨੈਲ ਹੀ ਬਾਕੀ ਰਹਿ ਗਏ ਸਨ । ਭਰੇਵਾਲ ਦੋ ਨੇੜੇ ਹੀ ਜਦ ਉਹ 
ਖਡ੍ਹਰ ਦੇ ਪਾਸ ਦੀ ਲੰਘਿਆ ਤਾਂ ਉਸ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦਵ ਦੀ ਗੱਦੀ ਉਤੇ 
ਗੁਰੂ ਐਗਦ ਦੇਵ ਏਥੇ ਰਹਿੰਦੇ ਹਨ । ਮੁਸੀਬਤ ਦਾ ਮਾਰਿਆ ਹੋਇਆ, ਧਰਵਾਸਾ ਅਤੇ 
ਅਸ਼ੀਰਵਾਦ ਲੈਣ ਲਈ, ਉਹ ਗੁਰੂ ਜੀ ਦੇ ਡੋਰੇ ਪੁੱਜਾ, ਜੌ ਉਸ ਸਮੋ ਆਪਣੇ ਹੀ 
ਧਿਆਨ ਵਿਚ ਮਗਨ ਹੋਏ ਬੈਠੇ ਸਨ ਤੇ ਬਾਦਸ਼ਾਹ ਦੀ ਆਮਦ ਤੋ” ਬੇਖ਼ਬਰ ਸਨ । ਇਹ 





(ਪਿਛਲੇ ਪੰਨੇ ਦਾ ਬਾਕੀ ਫੁਟ ਨੋਟ) 

ਰ ਜਿਨ੍ਹ ਕੀ ਚੀਰੀ ਦਰਗਾਹ ਪਾਂਟੀ ਤਿਨ੍ਹਾਂ ਮਰਨਾ ਭਈ । 
ਇਕ ਹਿੱਦਵਾਣ। ਅਵਰ ਤੁਰਕਾਣੀ ਭਟਿਅਣ) ਠਕ੍ਰਾਣੀ । ` 
ਇਕਨਾ ਧੇਰਣ ਸਿਰ ਖੁਰ ਪਾਟੇ ਇਕਨ' ਵਾਸ ਮਸਾਣੀ । ਰ 
ਜਿਨ ਕੇ ਬੰਕੇ ਘਰੀ ਨ ਆਇਆ ਤਿਨ ਕਿਉਂ ਰੋਣਿ ਵਿਹਾਣੀ । (ਪੰਨਾ : 417) 


ਇਤਿਹਾਸਕ ਤੋ ਸਮਾਜਕ ਸਰਵੰਖਣ 45 


ਦੋਖ ਕੇ ਬਾਦਸ਼ਾਹ ਨੂੰ ਬੜਾ ਗੁੱਸਾ ਆਇਆ ਕਿ ਇਹ ਫਕੀਰ ਆਪਣੇ ਆਪ ਨੂੰ ਮੈਥ” ਵੀ 
ਵੱਡਾ ਸਮਝਦਾ ਹੈ, ਮੌਰ ਸਵਾਗਤ ਲਈ ਉਠ ਕੇ ਖੜਾ ਨਹੀ" ਹੋਇਆ । ਉਸ ਨੰ ਆਪਣੀ 
ਤਲਵਾਰ ਖਿੱਚ ਲਈ, ਪਰ ਜਲਦੀ ਹੀ ਸੰਭਲ ਗਿਆ । 'ਸ੍ਰਜ ਪ੍ਰਕਾਸ਼' ਦੇ ਕਰਤਾ ਭਾਈ 
ਸੰਤੋਖ ਸਿੰਘ ਅਤੇ 'ਪ੍ਰਾਚੀਨ ਪੰਥ ਪ੍ਰਕਾਸ਼' ਦੇ ਕਰਤਾ ਰਤਨ ਸਿੰਘ ਭੰਗ੍ਰ ਦੇ ਕਥਨ ਅਨ੍ਸਾਰ 
ਗੁਰੂ ਜੀ ਨੇ ਉਸਨੂੰ ਕਿਹਾ, “ਇਹ ਤਲਵਾਰ ਉਸ ਸਮੇ” ਕਿਥੇ ਸੀ ਜਦ ਕਿ ਤੂੰ ਸ਼ੌਹ ਸ਼ਾਹ ਸ੍ਰੀ 
ਪਾਸੋ ਹਾਰ ਖਾਧੀ ਸੀ ?' ਹਮਾਯੂੱ ਇਹ ਸੁਣ ਕੇ ਬੜਾ ਸ਼ਰਮਿੰਦ ਹੋਇਆ ਅਤੇ ਉਸ ਨੇ 
ਖਿਮਾ ਮੰਗਦੇ ਹੋਏ ਤਲਵਾਰ ਮਿਆਨ ਦੇ ਅੰਦਰ ਕਰ ਲਈ ।5 

ਇਸ ਸਮੇ ਦੇ ਆਸ ਪਾਸ ਹੀ 1541 ਵਿਚ ਜੋਠਾ ਜੀ ਦੇ ਪਿਤਾ ਚਲਾਣਾ ਕਰ 
ਗਏ ਸਨ ਅਤੇ ਇਹ ਉਹੀ ਸਾਲ ਸੀ ਜਦ (ਗ੍ਰੂ) ਅਮਰ ਦਾਸ ਜੀ ਆਪਣੀ ਆਖਰੀ 
ਤੀਰਥ-ਯਾਤਰਾ ਕਰ ਕੇ ਮੁੜੇ ਅਤੇ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿਚ ਆਏ ਸਨ । 

ਮਿਰਜ਼ਾ ਕਾਮਰਾਨ ਆਪਣੇ ਵੱਡੇ ਭਰਾ ਹਮਾਯੂੰ ਨਾਲ ਉੱਪਰ” ਤਾਂ ਹਮਦਰਦੀ 
ਜਤਲਾਉ”ਦਾ ਸੀ, ਪਰ ਅੰਦਰ” ਉਹ ਉਸ ਨਾਲ ਈਰਖਾ ਕਰਦਾ ਸੀ ਅਤੋਂ ਸ਼ੇਰ ਸ਼ਾਹ ਸ੍ਰੀ 
ਨਾਲ ਮਿਲ ਗਿਆ ਸੀ ਜੌ ਹਮਾਯੂੰ ਦਾ ਪਿੱਛਾ ਕਰਦਾ ਹੋਇਆ ਆ ਰਿਹਾ ਸੀ । ਆਖਰ 
ਹਮਾਯੂੰ ਲਾਹੌਰ ਨੂੰ ਛਡ ਕੇ ਮੁਲਤਾਨ ਵੱਲ ਭੱਜ ਗਿਆ ਅਤੇ ਮਿਰਜ਼ਾ ਕਾਮਰਾਨ ਕਾਬਲ 
ਵੱਲ ਨੂੰ ਨੱਸ ਗਿਆ ।_ਕਾਮਰਾਨ ਮੌਕੇ ਦੀ ਤਲਾਸ਼ ਵਿਚ ਸੀ ਕਿ ਜਿਉ” ਹੀ ਸ਼ੋਰ ਸ਼ਾਹ 
ਸਰੀ ਦੀ ਤਾਕਤ ਮਾਂਦੀ ਪਵੇ, ਉਹ ਆਪ ਆ ਕੇ ਦਿੱਲੀ ਦੇ ਤਖਤ ਉਤੇ ਕਬਜ਼ਾ ਕਰੇਂ । 
ਪਰ ਸ਼ੇਰ ਸ਼ਾਹ ਦ ਜੀਉ'ਦੋ-ਜੀ ਕੋਈ ਵ) ਇਸ 'ਮਰਦ ਕੇ ਚੇਲੋ' ਅੱਗੇ ਦਮ ਨਾ ਮਾਰ 
ਸਕਿਆ ਅਤੇ ਪੰਜ ਸਾਲ ਤੱਕ ਪੰਜਾਬ ਵਿਚ ਅਮਨ-ਅਮਾਨ ਰਿਹਾ । ਸੂਰੀ ਦੇ ਰਾਜ ਸਮੇ 
ਲਾਹੌਰ ਤੇ ਮੁਲਤਾਨ ਅਤੇ ਪਸ਼ੌਰ ਤੋ" ਬੰਗਾਲ ਤੱਕ ਜਰਨੌਲੀ ਸੜਕਾਂ ਦਾ ਨਿਰਮਾਣ 
ਹੋਇਆ, ਜ਼ਸੀਨਾਂ ਕੱਛੀਆਂ ਗਈਆਂ ਅਤੇ ਮਾਲੀਏ ਦੀ ਉਗਰਾਹੀ ਦੋ ਨੇਮ ਤਿਆਰ ਕੀਤੇ 
ਗਏ । ਸ਼ੇਰ ਸ਼ਾਹ ਦੇ ਨਾਮ ਉਤੇ ਅੱਜ ਵੀ ਅੰਮ੍ਰਿਤਸਰ ਤ` ਕਲਕੱਤੇ ਜਾਣ ਵਾਲੀ ਸੜਕ 
ਨੂੰ 'ਸ਼ੋਰ ਸ਼ਾਹ ਸੂਰੀ ਮਾਰਗ ਕਿਹਾ ਜਾਂਦਾ ਹੈ । 

ਸ਼ੇਰ ਸ਼ਾਹ ਦੇ ਮਰਨ ਉਤੇ ਪੰਜਾਬ ਵਿਚ ਮੁੜ ਖਲਬਲੀ ਮਚ ਗਈ ਅਤੇ 1546 ਤੇ 
1557 ਤੱਕ ਇਹ ਪਠਾਣ ਰਾਜ ਦੇ ਝਗੜਿਆਂ ਦਾ ਖੇਤਰ ਬਣਿਆ ਰਿਹਾ । ਪੰਜਾਬ ਦੇ 
ਨਿਆਜ਼ੀ ਧੜੇ ਦੇ ਪਠਾਣ ਸ੍ਰਰ ਪਠਾਣਾਂ ਦੇ ਬੜੇ ਵਿਰੋਧੀ ਸਨ । ਇਸ ਲਈ ਦਵਾਂ ਧੜਿਆਂ 
ਦੀਆਂ ਆਪਸੀ ਲੜਾਈਆਂ ਸ਼ੁਰੂ ਹੰ ਗਈਆਂ । ਸ਼ੇਰ ਸ਼ਾਹ ਸ੍ਰਰੀ ਦੇ ਪਿਛੋ” ਉਸ ਦਾ ਪੁੱਤਰ 
ਇਸਲਾਮ ਸ਼ਾਹ ਤਖਤ ਦਾ ਵਾਰਸ ਬਣਿਆ ਜਿਸ ਦੀ ਕਮਾਨ ਹੇਠ ਸ੍ਰ ਪਠਾਣਾਂ ਨੇ 
ਨਿਆਜ਼ੀ ਪਠਾਣਾਂ ਨੂੰ 1547 ਵਿਚ ਅੰਬਾਲੇ ਦੇ ਪਾਸ ਤਕੜੀ ਹਾਰ ਦਿੱਤੀ, ਕਿਉਕਿ 
ਨਿਆਜ਼ੀ ਪਠਾਣਾਂ ਵਿਚ ਆਪਸੀ ਫੁਟ ਪੰ ਗਈ ਸੀ । 

ਹਮਾਯੂੰ ਨੇ ਪੰਜਾਬ ਤੋ ਭੱਜ ਕੇ ਈਰਾਨ ਦੇ ਬਾਦਸ਼ਾਹ ਪਾਸ ਸ਼ਰਨ ਲਈ ਸੀ ਅਤੇ 
ਉਸ ਦੀ ਫੌਜੀ ਸਹਾਇਤਾ ਨਾਲ ਉਸ ਨੇ ਆਪਣੇ ਭਰਾ ਕਾਮਰਾਨ ਨੂੰ ਹਰਾ ਕੇ ਕਾਬਲ ਦੇ 





5. `ਸਿਰ] ਗੁਰਪਰਤ'4 ਸ੍ਰਜ ਪ੍ਰਕਾਸ਼, ਪੋਥੀ ਦਜੀ, ੫ਠੌ 1349-53 


46 ਗੁਰ੍ਹ ਰਾਮ ਦਾਸ 


ਪ੍ਰਾਂਤ ਉਤੇ ਕਬਜ਼ਾ ਕੀਤਾ । ਪੰਜਾਬ ਵਿਚ ਪਠਾਣਾਂ ਦੀ ਆਪਸੀ ਫੁੱਟ ਅਤੇਂ ਗੜਬੜ ਦਾ 
ਵੀ ਹਮਾਯੂੰ ਨੂੰ ਲਾਭ ਹੋਇਆ । ਏਥੋ” ਜਾਣ ਦੇ ਚੌਦਾਂ ਸਾਲ ਬਾਦ, 1555 ਵਿਚ, ਉਸ ਨੇ 
ਮੁੜ ਪੰਜਾਬ ਉਤੇ ਕਬਜ਼ਾ ਕਰ ਲਿਆ । ਉਸ ਸਮੋ” ਜੇਹਲਮ ਤੋ” ਲਾਹੌਰ ਦੇ ਵਿਚਾਲੇ 
ਗੱਖੜ ਕੌਮ ਆਬਾਦ ਜੀ ਜੋ ਪਠਾਣਾਂ ਦੀ ਦੁਸ਼ਮਣ ਅਤੇ ਮੁਗਲਾਂ ਦੀ ਹਮਦਰਦ ਸੀ 1 
ਉਹਨਾਂ ਨੇ ਹਮਾਯੂੰ ਦੇ ਮੁੜ ਪੰਜਾਬ ਉਤੇ ਕਬਜ਼ਾ ਕਰਨ ਦਾ ਸਵਾਗਤ ਕੀਤਾ ਅਤੇ ਉਸ ਦੀ 
ਮਦਦ ਵੀ ਕੀਤੀ । ਹਮਾਯੂੰ ਦੇ ਭਾਰਤ ਪਰਤਣ ਦੇ ਤਿੰਨ ਸਾਲ ਪਹਿਲਾਂ 1552 ਵਿਚ ਹੀ 
ਗੁਰੂ ਅੰਗਦ ਦੇਵ ਜੀ ਦੀ ਥਾਂ (ਗੁਰੂ) ਅਮਰ ਦਾਸ ਗੱਦੀ-ਨਸ਼ੀਨ ਹੋ ਚੁਕੇ ਸਨ ਅਤੇ 1553 
ਵਿਚ ਜੇਠਾ ਜੀ ਦੀ ਸ਼ਾਦੀ ਬੀਬੀ ਭਾਨੀ ਨਾਲ ਹੋ ਚੁਕੀ ਸੀ । 
ਹਮਾਯੂੰ ਦਾ ਪੰਜਾਬ ਉਤੇ ਕਬਜ਼ਾ ਹੋ ਜਾਣ ਬਾਅਦ ਵੀ ਉਸ ਨੂੰ ਮੁਗਲ ਫੌਜ ਦੇ ਇੱਕ 
ਪੁਰਾਣੇ ਜਰਨੌਲ ਸ਼ਾਹ ਅਬਦੁਲ ਮੁਆਈ ਵਲ ਵਿਰੋਧ ਤੋ ਬਗਾਵਤ ਦਾ ਸਾਹਮਣਾ ਕਰਨਾ 
ਪਿਆ ਜਿਸ ਨੇ ਹਾਰ ਖਾ ਚੁਕੋ ਪਠਾਣ ਬਾਦਸ਼ਾਹ ਸਕੌਦਰ ਸ੍ਰਰ ਨਾਲ ਗਠ-ਜੋੜ ਕਰ ਲਿਆ 
ਸੀ । ਇਹਨਾਂ ਦੀਆਂ ਬਗਾਵਤਾਂ ਨੂੰ ਦਬਾਉਣ ਲਈ ਅਕਬਰ ਤੇ ਉਸ ਦਾ ਸਰਪ੍ਰਸਤ ਬੋਰਮ 
ਖਾਂ ਪੰਜਾਬ ਵਿਚ ਹੀ ਸਨ, ਜਦ 1556 ਵਿਚ ਦਿੱਲੀ ਵਿਖੋ ਹਮਾਲੂੰ ਦੀ ਅਚਾਨਕ 
ਪੰੜੀਆਂ ਤ” ਡਿਗਣ ਕਰਕੇ ਮੌਤ ਹੋ ਗਈ । ਸੇ ਅਕਬਰ ਦੀ ਤਾਜਪੋਸ਼ੀ ਦੀ ਰਸਮ ਜ਼ਿਲ੍ਹਾ 
ਗੁਰਦਾਸ ਦੇ ਇਕ ਕਸਬੇ ਕਲਾਨੌਰ ਵਿਚ ਕੀਤੀ ਗਈ । 
ਅਕਬਰ ਦੋ ਰਾਜ ਗੱਦੀ ਉਤੇ ਬੌਠਣ ਦੇ ਇੱਕ ਸਾਲ ਦੇ ਅੰਦਰ ਹੀ ਮੁਗਲ 
ਦਰਬਾਰੀਆਂ ਦੀਆਂ ਚਾਲਬਾਜ਼ੀਆਂ ਦੇ ਕਾਰਨ ਅਕਬਰ ਤੇ ਬੋਰਮ ਖਾਂ ਵਿਚਾਲੇ ਮਤ-ਭੇਦ 
ਪੰਦਾ ਹੋ ਗਏ । ਬੈਰਮ ਖਾਂ ਨੇ ਮੁਗਲ ਰਾਜ ਦੀ ਮੁੜ ਸਥਾਪਨਾ ਵਿਚ ਬੜਾ ਹਿੱਸਾ ਪਾਇਆ _ 
ਸੀ ਪਰ ਅਕਬਰ ਦੀ ਬਦਲੀ ਹੋਈ ਰਉ” ਦੇਖ ਕੇ ਉਹ ਬਗਾਵਤ ਦੀ ਤਿਆਰੀ ਕਰਨ 
ਲਗ ਪਿਆ । ਦੌਹਾਂ ਦੀਆਂ ਫੌਜਾਂ ਦੀ ਮਠ-ਭੇੜ ਜ਼ਿਲ੍ਹਾ ਜਲੰਧਰ ਵਿਚ ਬੰਗਾ ਦੇ ਪਾਸ 
ਪਿੰਡ ਗੁਣਾਚੌਰ ਵਿਚ ਹੋਈ ਅਤੇ ਬੈਰਮ ਖਾਂ ਗਗਰੇਟ ਵੱਲ ਨੱਸ ਗਿਆ । ਅਕਬਰ ਆਪ 
ਵੀ ਪੰਜਾਬ ਵਿਚ ਆਇਆ ਹੋਇਆ ਸੀ । ਤਲਵਾੜਾ ਤਹਿਸੀਲ ਦਸ੍ਹਹਾ ਵਿਚ ਬੋਰਮ ਖਾਂ 
ਨਾਲ ਦੂਜੀ ਟੱਕਰ ਹੋਈ ਅਤੇ ਉਹ ਆਪਣੀ ਹਾਰ ਸਵੀਕਾਰ ਕਰ ਕੇ ਮੱਕੇ ਦੀ ਯਾਤਰਾ ਵੱਲ 
ਤਰ ਗਿਆ । ਰ 
ਏਸੇ ਸਾਲ ਗੁਰੂ ਅਮਰ ਦਾਸ ਜੀ ਦੇ ਵਿਰਧੀਆਂ ਨੇ ਆਪ ਦੀ ਸ਼ਿਕਾਇਤ ਬਾਦਸ਼ਾਹ 
ਦੇ ਪਾਸ ਕੀਤੀ ਸੀ ਕਿ ਗੁਰੂ ਜੀ ਲਕਾਂ ਵਿਚ ਸਨਾਤਨ ਧਰਮ ਦੇ ਵਿਰੁਧ ਪਰਚਾਰ ਕਰਦੇ 
ਹਨ, ਜਿਸ ਬਾਰੇ ਸਫਾਈ ਪੇਸ਼ ਕਰਨ ਲਈ ਗੂਰੂ ਜੀ ਨੇ ਜੇਠਾ ਜੀ ਨੂੰ ਬਾਦਸ਼ਾਹ ਦੇ 
ਦਰਬਾਰ ਵਿਚ ਭੇਜਿਆ ਸੀ ਤੇ ਜਿਸ ਦਾ ਜ਼ਿਕਰ ਪਹਿਲਾਂ ਆ ਚੁੱਕਾ ਹੈ ਕਿ ਕਿਵੇ” ਜੇਠਾ 
ਜੀ ਨੇ ਗੁਰੂ-ਬਾਣੀ ਅਤੇ ਗੁਰੂ-ਘਰ ਦੀ ਵਕਾਲਤ ਕਰਦੇ ਹੱਏ ਅਕਬਰ ਤੇ ਉਸ ਦੋ 
ਦਰਬਾਰੀਆਂ ਦੀ ਪੂਰੀ ਨਿਸ਼ਾ ਕਰਾਈ ਸੀ ਅਤੇ ਬਾਦਸ਼ਾਹ ਨੂੰ ਪ੍ਰੰਰਨਾ ਦਿੱਤੀ ਕਿ ਜੋ ਹਿੰਦ 
ਯਾਤਰੀ ਆਪਣੇ ਤੀਰਬਾਂ ਦੇ ਦਰਸ਼ਨ ਤੇ ਅਸ਼ਨਾਨ ਲਈ ਜਾਂਦੇ ਹਨ ਉਹਨਾਂ ਪਾਸ" ਮਸੂਲ 
ਨਾ ਲਿਆ ਜਾਵੇ । ਅਕਬਰ ਜੌਠਾ ਜੀ ਦੀ ਵਿਆਖਿਆ ਤ” ਏਨਾ ਪ੍ਰਭਾਵਤ ਹੋਇਆ” 
_ਸੀ ਕਿ ਅਗਲੇ ਸਾਲ ਉਹ ਗੁਰੂ ਜ) ਦੇ ਦਰਸ਼ਨ ਲਈ ਗੋਇੰਦਵਾਲ ਆਇਆ । ਉਸ 


ਇਤਿਹਾਸਕ ਤੇ ਸਮਾਜਕ ਸਰਵੇ ਖਣ 47 


ਨੇ ਗੁਰੂ ਜੀ ਨੂੰ ਜਾਗੀਰ ਦੇਣ ਦੀ ਪੇਸ਼ਕਸ਼ ਕੀਤੀ, ਪਰ ਗੁਰ ਜੀ ਨੇ ਇਹ ਸਵੀਕਾਰ ਨਾ 
ਕੀਤੀ, ਜਿਸ ਕਾਰਨ ਇਹ ਜਾਗੀਰ ਬਾਦਸ਼ਾਹ ਨੇ ਬੀਬੀ ਭਾਨੀ ਦੇ ਨਾਮ ਕਰ ਦਿੱਤੀ । 
ਗੁਰ ਅਮਰ ਦਾਸ ਜੀ ਦੇ ਪੰਥ ਬਾਰੇ ਹੌਰ ਜਾਣਕਾਰੀ ਪ੍ਰਾਪਤ ਕਰਨ ਦੋ ਖਿਆਲ ਨਾਲ 
ਬਾਦਸ਼ਾਹ ਗੁਰ ਜੀ ਦੇ ਭਰਾ ਈਸ਼ਰ ਦਾਸ ਭੱਲੋਂ ਨੂੰ ਆਪਣੇ ਨਾਲ ਹੀ ਆਗਰੇ ਲੈ ਗਿਆ । 
ਇਸ ਤਰ੍ਹਾਂ ਭਾਈ ਗ੍ਰਰਦਾਸ ਵੀ ਆਪਣੇ ਪਿਤਾ ਦੇ ਅੰਗ-ਸੰਗ ਸ਼ਾਹੀ ਚ ਦਰਬਾਂਰ ਦੇ ਨਿਕਟ 
ਪਹੌਚ ਗਏ । 

ਪੰਜਾਬ ਵਿਚ ਮੁਗਲ ਰਾਜ ਨੂੰ ਪੱਕਾ ਕਰਨ ਲਈ ਅਕਬਰ ਦੀਆਂ ਫੌਜਾਂ 1560 
ਤੱਕ ਏਥੇ ਰਹੀਆਂ ਪਰ ਇਸ ਤੌ ਬਾਦ ਵੀ ਪੰਜਾਬ ਵਿਚ ਸ਼ਾਂਤੀ ਨਾ ਹੋਈ, ਕਿਊ"ਕਿ 
ਅਕਬਰ ਬਾਦਸ਼ਾਹ ਦਾ ਮਤਰਿਆ ਭਰਾ ਮੁਹੰਮਦ ਹਕੀਮ ਮਿਰਜ਼ਾ ਜੌ ਕਾਬਲ ਦਾ ਗਵਰਨਰ 
ਸੀ, ਅਕਬਰ ਦਾ ਬੜਾ ਵਿਰੋਧੀ ਸੀ । 1566 ਵਿਚ ਉਸ ਨੇ ਬਗਾਵਤ ਕਰ ਦਿੱਤੀ ਜਿਸ 
ਨੂੰ ਦਬਾਉਣ ਲਈ ਅਕਬਰ ਨੂੰ ਆਪ ਲਾਹੌਰ ਆਉਣਾ ਪਿਆ। 1575 ਵਿਚ ਖਾਨ 
ਜਹਾਨ ਨੂੰ ਪੰਜਾਬ ਦਾ ਗਵਰਨਰ ਥਾਪਿਆ ਗਿਆ ਅਤੇ ਇਸ ਦੇ ਪਿਛੌ` 1579 ਵਿਚ 
ਰਾਜਾ ਮਾਨ ਸਿੰਘ ਨੂੰ, ਜੋ ਅਕਬਰ ਦਾ ਇਕ ਖਾਸ ਜਰਨੈਲ ਸੀ, ਲਾਹੌਰ ਦਾ ਸਬੇਦਾਰ 
ਬਣਾਇਆ । ਏਸੇ ਸਾਲ ਮੁਹੌਮਦ ਹਕੀਮ ਮਿਰਜ਼ਾ ਨੇ ਫੇਰ ਬਗਾਵਤ ਕਰ ਦਿੱਤੀ ਜਿਸ ਨੂੰ 
ਅਕਬਰ ਨੇ ਚੰਗੀ ਤਰ੍ਹਾਂ ਦਬਾ ਦਿੱਤਾ ਅਤੇ ਰਾਜਾ ਭਗਵਾਨ ਦਾਸ ਨੂੰ ਪੰਜਾਬ ਦਾ ਗਵਰਨਰ 
ਬਣਾਇਆ । ਰ 

1581 ਵਿਚ ਜਦ ਗੁਰ ਰਾਮਦਾਸ ਜੀ ਚਲਾਣਾ ਕਰ ਗਏ, ਉਸ ਸਾਲ ਹੀ ਲਾਹੌਰ 
ਦੇ ਜੰਮ-ਪਲ ਅਤੇ ਅਕਬਰ ਦੇ ਨੰ ਰਤਨਾਂ ਵਿਚੋ ਇਕ ਪ੍ਰਸਿੱਧ ਹਸਤੀ ਟੋਡਰ ਮੱਲ ਦਾ 
ਵੀ ਦੇਹਾਂਤ ਹੋਇਆ । ਟੋਡਰ ਮੱਲ ਸ਼ੋਰ ਸ਼ਾਹ ਸ੍ਰ੍‌ਰੀ ਦੇ ਸਮੇ" ਤੋ ਹੀ ਅਕਬਰ ਦੇ ਦਰਬਾਰ 
ਵਿਚ ਮਾਲ ਮੰਤਰੀ ਦੀ ਪਦਵੀ ਉੱਤੇ ਸੀ । ਅਕਬਰ-ਨਾਮੇ ਦੇ ਲੇਖਕ ਸ਼ੇਖ ਅਬੁਲ-ਫਜ਼ਲ 
ਦੇ ਅਨੁਸਾਰ ਉਹ ਲਾਹੌਰ ਦਾ ਖਤਰੀ ਸੀ । ਫਾਰਸੀ ਦਾ ਪ੍ਰਸਿੱਧ ਕਵੀ ਉਰਫੀ ਵੀ ਇਸ ਤੋ 
ਅਗਲੇ ਸਾਲ ਲਾਹੌਰ ਵਿਖੇ ਹੀ ਚੜ੍ਹਾਈ ਕਰ ਗਿਆ । 

ਇਸ ਤਰ੍ਹਾਂ ਅਸੀ` ਦੇਖਦੇ ਹਾਂ ਕਿ ਸਲ੍ਹਵੀ" ਸਦੀ ਦੇ ਸ਼ੁਰੂ ਤੋਂ" ਲੌ ਕੇ ਗੁਰੂ ਰਾਮ 
ਦਾਸ ਜੀ ਦੇ ਜੀਵਨ ਕਾਲ ਤੱਕ ਕਿਸ ਤਰ੍ਹਾਂ ਪੰਜਾਬ ਜੰਗਾਂ, ਬਗਾਵਤਾਂ ਤੋਂ ਜੁਗ-ਪਲਟੇ 
ਦਾ ਅਖਾੜਾ ਬਣਿਆ ਰਿਹਾ । ਅਜਿਹੇ ਸਮੇ” ਵਿਚ ਚਾਰੇ ਗੁਰ ਸਾਹਿਬਾਨ ਨੇ ਸਮੇ' ਦੇ 
ਹਾਕਮਾਂ ਤੋਂ ਪੁਰਾਤਨਤਾ ਦੀਆਂ ਸ਼ਕਤੀਆਂ ਦਾ ਵਿਰੌਧ ਕਰਦੇਂ ਹੋਏ ਆਪਣੀ ਬਾਣੀ ਰਾਹੀ” 
ਲੌਕਾਂ ਵਿਚ ਆਤਮਕ ਬਲ ਦਾ ਸੰਚਾਰ ਕਰਦੇ ਹੋਏ ਇਕ ਨਵੋ" ਸਮਾਜ ਦੀ ਉਸਾਰੀ ਲਈ 
ਲੌਕਾੰ ਨੂੰ ਆਦਰਸ਼ ਅਗਵਾਈ ਦਿੱਤ) । 
ਸਮਾਜਕ ਦਸ਼ਾ 

ਗੁਰੂ ਰਾਮ ਦਾਸ ਦੇ ਬਚਪਨ ਵਿਚ ਹੀ ਨਵੇ" ਨਵੇ" ਸਥਾਪਤ ਹੋਏ ਮੁਗਲ ਰਾਜ ਨੂ 
ਇਕ ਵੱਡਾ ਝਟਕਾ ਲੱਗਾ ਸੀ । ਚੌਦਾਂ ਪੰਦਰਾਂ ਸਾਲ ਵਿਚ (1526-40) ਅਜੋ ਇਸ ਰਾਜ 
ਦੀਆਂ ਨੀਹਾਂ ਪੱਕੀਆਂ ਵੀ ਨਹੀ" ਰੋਈਆਂ ਸਨ ਕਿ ਪਠਾਣਾਂ ਨੇ ਮੁੜ ਜ਼ੋਰ ਫੜਿਆ ਅਤੇ 
ਹੌਰ ਪੰਦਰਾਂ ਸਾਲ ਲਈ (1540-55) ਪਠਾਣਾਂ ਦਾ ਰਾਜ ਕਾਇਮ ਹੋ ਗਿਆ। ਮੁਗਲ 


48 ਗੁਰੂ ਰਾਮ ਦਾਸ 


ਬਾਦਸ਼ਾਹ ਹਮਾਯੂੰ ਨੇ ਪੰਦਰਾਂ ਸਾਲ ਦੇ ਦੋਸ਼-ਨਿਕਾਲੇ ਬਾਦ ਮੁੜ ਦਿੱਲੀ ਦਾ ਤਖਤ ਹਾਸਲ 
ਕੀਤਾ ਹੀ ਸੀ ਕਿ ਅਗਲੋਂ ਸਾਲ ਉਸ ਦੀ ਮੌਤ ਹੋ ਗਈ । ਇਹ ਸਭ ਕ੍ਝ ਗੁਰੂ ਰਾਮ ਦਾਸ 
ਜੀ ਦੇ ਜੀਵਨ ਕਾਲ ਵਿਚ ਹੋਇਆ । ਆਪਣੇ ਸਮੇ” ਦੋ ਹੁਕਮਰਾਨਾਂ, ਰਾਜਿਆਂ, ਉਮਰਾਵਾਂ, 
ਸਿਕਦਾਰਾਂ ਆਦਿ ਦੇ ਜੀਵਨ-ਢੌਗ ਦੀ ਅਭਿਵਿਅਕਤੀ ਆਪ ਦੀਆਂ ਰਚੀਆਂ ਹੋਈਆਂ 
ਵਾਰਾਂ ਵਿਚ ਮਿਲਦੀ ਹੈ, ਜਦ ਆਪ ਕਹਿੰਦੇ ਹਨ : 
ਏਹ ਭ੍ਰਪਤਿ ਰਾਜੋ ਰੰਗ ਦਿਨ ਚਾਂਰ ਸੁਹਾਵਣਾ । 
ਏਹ ਮਾਇਆ ਰੰਗੁ ਕੁਸੰਭ ਖਿਨ ਮਹਿ ਲਹਿ ਜਾਵਣਾ । 
ਚਲਦਿਆਂ ਨਾਲ ਨ ਚਲੋ ਸਿਰਿ ਪਾਪ ਲੈ ਜਾਵਣਾ । 
ਜਾਂ ਪਕੜ ਚਲਾਇਆ ਕਾਲਿ ਤਾਂ ਖਾਰ ਡਰਾਵਣਾ । 
ਉਹ ਵੌਲਾ ਹਥ ਨ ਆਵੈ ਫਿਰਿ ਪਛੁਤਾਵਣਾ । 
(ਆਦਿ ਗ੍ਰੰਥ : 645) 
ਗੁਰੂ ਜੀ ਕਹਿੰਦ ਹਨ ਕਿ ਇਹਨਾਂ ਰਾਜਿਆਂ ਤੇ ਸ਼ਾਹਾਂ ਪਾਸ ਜੋ ਮਾਇਆ ਤੋ 
ਐਸ਼ ਦਾ ਸਾਮਾਨ ਹੈ ਉਹ ਸਭ ਅਮ ਲੋਕਾਂ ਦੀ ਮੇਹਨਤ ਦੀ ਕਮਾਈ ਉਤੋ ਡਾਕੇ ਮਾਰ 
ਕੇ ਇਕੱਠਾ ਕੀਤਾ ਹੋਇਆ ਹੈ । ਉਹਨਾਂ ਦੀ ਮਾਇਆ ਨਾਲ ਇਤਨੀ ਪ੍ਰੀਤ ਹੈ ਕਿ 
ਆਪਣੇ ਪੁੱਤਰਾਂ ਅਫੇਂ ਇਸਤਰੀ ਉਤੇ ਵੀ ਇਤਬਾਰ ਨਹੀ” ਕਰਦੇ । ਇਹਨਾਂ ਲੌਕਾਂ ਨੂੰ ਇਹ 
ਨਹੀ” ਪਤਾ ਹੁੰਦਾ ਹੈ ਕਿ ਮਾਇਆ ਕਿਸ ਤਰ੍ਹਾਂ ਧੋਖਾ ਦੇ ਜਾਂਦੀ ਹੈ ਅਤੇ ਬਾਅਦ ਵਿਚ ਇਹਨਾਂ 
ਨੂੰ ਪਛਤਾਉਣਾ ਪੈਦਾ ਹੈ : ਰ 
ਭੁਪਤਿ ਰਾਜੇ ਰੰਗ ਰਾਇ ਸੰਚਹਿ ਬਿਖ ਮਾਇਆ । 
ਕਰਿ ਕਰਿ ਹੋੜ ਵਧਾਇਦੇ ਪਰ ਦਰਬ ਚੁਰਾਇਆ' । 
ਪੁਤਰ ਕਲਤ੍ਰ ਨ ਵਿਸਹਹਿ ਬਹੁ ਪ੍ਰੀਤ ਲਗ'ਇਆਂ । 
ਵੇਖਦਿਆਂ ਹੀ ਮਾਇਆ ਧੁਹਿ ਗਈ ਪਛ੍ਤਹਿ ਪਛੁਤਾਇਆ । 
ਜਮਦਰਿ ਬਧੇ ਮਾਰੀਅਹਿ ਨਾਨਕ ਹਰਿ ਭਾਇਆ । 
(ਆਦਿ ਗ੍ਰੰਥ : 1245) , 
ਖਾਨ ਅਤੇ ਮਿਲਖਾਂ ਦੇ ਮਾਲਕ ਵੱਡੇ ਵੱਡੇ ਕਿਲ੍ਹਿਆਂ ਤੋ ਚ੍ਰਨੇ-ਗੱਚ ਹਵੇ ਲੀਆਂ 
ਵਿਚ ਰਹਿੰਦੇ ਸਨ । ਇਹਨਾਂ ਦੇ ਤੌਜ਼ ਚਲਣ ਵਾਲੇ ਘੋੜਿਆਂ ਉਤੋ ਸੋਨੇ ਦੀਆਂ ਕਾਠੀਆਂ 
ਹੁੰਦੀਆਂ ਸਨ ਅਤੇ ਇਹ ਆਪਣੇ ਆਪ ਨੂੰ ਬੜੇ ਹੁਸ਼ਿਆਰ ਤੇ ਚਾਤਰ ਲੋਕ ਸਮਝਦੇ ਸਨ 
ਪਰ ਗੁਰ ਸਾਹਿਬ ਅਜਿਹੀ ਚਤਰਾਈ ਨੂੰ ਹੋਰ ਜਾਣਦੇ ਹਨ : 
ਖਾਨ ਮਲੂਕ ਕਹਾਇਦੇ ਕੌ ਰਹਿਣ ਨ ਪਾਈ । 
ਗੜ ਮੰਦਰ ਗਚਗੀਰੀਆਂ ਕਿਛੁ ਸਾਥ ਨਾਂ ਜਾਈ । 
ਸੋਇਨਾ ਸਾਖਤਿ ੫ਉਂਣ ਵੰਗ ਧ੍ਰਿਗ ਧ੍ਰਿਗ ਚਤੁਰਾਈ । 
(ਆਦਿ ਗ੍ਰੰਥ : 1245) 
ਗੁਰ ਜੀ ਕਹਿੰਦੇ ਹਨ ਕਿ ਇਹ ਲੌਕ ਆਪਣੇ ਸਗੀਰ ਨੂੰ ਵੀ ਕਿਲ੍ਹਾ ਬਣਾ ਕੇ 
ਇਸ ਨੂੰ ਸ਼ਿੰਗਾਰਦੇ ਹੋਏ ਕਈ ਤਰ੍ਹਾਂ ਦੀਆਂ ਪੁਸ਼ਾਕ ਪਹਿਣਦੇ ਹਨ । ਇਹਨਾਂ ਦੇ ਪਾਸ 


ਇਤਿਹਸਠ ਤੇ ਸਮਾਜਕ ਸਰਵੇ ਖਣ 49 


ਬੋਹਿਸਾਬ ਰੰਗਦਾਰ ਗਲੀਚੇ ਹੁੰਦੇ ਹਨ ਤੇ ਉਹ ਹੰਕਾਰ ਵਿਚ ਆਕੜੇ ਰਹਿੰਦੇ ਹਨ। ਇਹ 
ਸਭ ਬਾਂਦਸ਼ਾਹ, ਉਹਨਾਂ ਦੇ ਅਮੀਰ-ਵਜ਼ੀਰ, ਸਰਦਾਰ ਤੇ ਚੰਧਰੀ ਝ੍ਠ ਦੇ ਵਪਾਹਗੀ ਸਨ ਤੋ 
ਮਾਇਆ ਦੇ ਜਾਲ ਵਿਚ ਫਸੇ ਹੋਏ ਸਨ । ਇਹ ਆਪਣੇ ਆਪ ਨੂੰ ਧਨਾਡ, ਵੱਡੇ 
ਖਾਨਦਾਨੀ, ਮਿਲਖਾਂ ਦੋ ਮਾਲਕ ਅਖਵਾਉ'ਦੇ ਸਨ ਜਿਨ੍ਹਾਂ ਨੂੰ ਕਦੇ ਇਹ ਯਾਦ ਨਹੀ" 
ਸੀ ਕਿ ਕਸੁੱਭੇ ਦੇ ਰੰਗ ਵਾਂਗ ਇਹਨਾਂ ਦੇ ਇਹ ਰੰਗ ਵੀ ਕੱਚੇ ਤੇ ਚਾਰ ਦਿਨਾਂ ਦੇ ਪ੍ਰਾਹੁਣੇ 
ਹੁੰਦ ੩ ਰ੍ 

ਰ ਜਿਤਨੇ ਸਾਹ ਪਾਤਿਸਾਹ ਉਮਰਾਵ ਸਿਕਦਾਰ ਚਉਧਰੀ 
ਸਭ ਮਿਥਿਆ ਝ੍ਠ ਭਾਉ ਦੂਜਾ ਜਾਣ । 

ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੌਰੇ 


ਸਭਿ ਬਿਨਸਿ ਜਾਹਿ ਜਿਉ ਰੰਗੁ ਕੁਸੰਭ ਕਚਾਣ । 
_ (ਆਦਿ ਗ੍ਰੰਥ ; 861) 


ਗੁਰਹ ਸਾਹਿਬਾਨ ਨੇ ਇਕ ਨਵੀ” ਜੀਵਨ-ਜਾਚ ਤੇ ਨਵੇ” ਸਭਿਆਚਾਰ ਦੇ ਪ੍ਰਰਨੇ 
ਪਾ ਕੇ ਇਕ ਨਵੇ ਪੰਥ (ਰਸਤੇ) ਦੀ ਨੀਹ ਰਖੀ ਜਿਸ ਉਤੇ ਚੱਲਣ ਵਾਲਿਆਂ ਨੇ 
ਸਤਿਗੁਰਾਂ ਨੂੰ ਸੱਚੇ ਪਾਤਸ਼ਾਹ ਕਿਹਾ, ਜਿਸ ਦੀ ਵਿਆਖਿਆ ਕਰਦੇ ਹੋਏ ਭਾਈ ਮਨੀ ਸਿੰਘ 
ਲਿਖਦੇ ਹਨ : 

“ਸਤਿਗੁਰ ਜੌ ਹੈਨਿ ਸੁ ਸਚੇ ਪਾਤਸ਼ਾਹ ਹੈਨਿ । ਜਿਨ੍ਹਾਂ ਦੇ ਪਾਸ ਨਾਮ ਦਾ ਅਰ 
ਗਿਆਨ ਦਾ ਸਚਾ ਧਨ ਹੈ । ਇਨਾਂ ਦਾ ਹੁਕਮ ਸਭਸ ਦੰ ਉਪਰ ਹੈ ਤੇ ਬਾਦਸ਼ਾਹ ਦਾ ਹੁਕਮ 
ਆਪਣੇ ਦੱਸ ਪਰ ਚਲਤਾ ਹੈ । ਬਾਦਸ਼ਾਹ ਜੌ ਆਪਣਿਆਂ ਸੇਵਕਾਂ ਨੂੰ ਧਨ ਦੇਦੇ ਹੈਨਿ ਸੋ 
ਲੇਖੇ ਨਾਲਿ ਦੇ'ਦੋ ਹੈਨਿ ਤੋਂ ਜਿਸ ਸਮੰ' ਬਖਸੀਸ ਦਾ ਝਰੋਖਾ ਖੰਲਦੇ ਹੈਨਿ ਤਿਸ ਸਮੇ ਜਿਸ 
ਤੋ ਕਿਰਪਾ ਕਰਦੇ ਹੈਨਿ ਸੌ ਝ੍ਰਠਾ ਧਨ ਉਸ ਨੂੰ ਦੇਕੇ ਨਿਹਾਲ ਕਰਦੇ ਹੈਨਿ। ਪਰ 
ਸਤਿਗੁਰਾਂ ਦਾ ਝਰੋਖਾ ਸਾਧ ਸੰਗਤਿ ਹੈ, ਜੋੜਾ ਸਾਧ ਸੋਗਤਿ ਵਿਖੋ ਟੂਰ ਆਂਵਦਾ ਹੈ ਉਸ 
ਨੂੰ ਸਚਾ ਧਨ ਰਾਮ ਕਾ ਅਰ ਗਿਆਨ ਕਾ ਦੇ ਕਰਿ ਤਿਸ ਦਾ ਜਨਮ ਮਰਨ ਕਟਿ 
ਦੇਦੇ ਹਨ ।$.. 

ਤੀਜੋ, ਚੌਥ ਤੋ ਪੰਜਵੇ" ਗੁਰ । ਜੀ ਦੋ ਸਮੋ' ਗੋਇੰਦਵਾਲ ਸਿੱਖੀ ਦਾ ਧੁਰਾ ਬਣ ਗਿਆ 
ਸੀ । ਲਾਹੌਰ ਡੇ" ਦਿੱਲੀ ਨੂੰ ਸਮਾਨ ਤੋਂ ਸਰਕਾਰੀ ਅਮਲੇ ਦੀ ਜੌ ਵੀ ਆਵਾਜਾਈ ਹੁੰਦੀ 
ਸੀ, ਉਹ ਗੋਇੰਦਵਾਲ ਦੇ ਪੱਤਣ ਤੋ ਦਰਿਆ ਬਿਆਸ ਲੰਘ ਕੇ ਹੁੰਦੀ ਸੀ । ਸੁਲਤਾਨਪੁਰ 
ਲੌਧੀ ਦੀ ਪ੍ਰਸਿੱਧ ਤਾਲੀਮੀ ਟਕਸਾਲ ਦੀ ਵੀ ਇਕ ਸ਼ਾਖ ਏਥੋਂ ਕਾਇਮ ਸੀ । ਇਸ ਤਰ੍ਹਾਂ 
ਗੰਇੰਦਵਾਲ ਇਕ ਮਹੱਤਵਪ੍ਰਰਨ ਸਥਾਨ ਬਣ ਗਿਆ ਸੀ । ਸੁਲਤਾਨਪੁਰ ਲੌਧੀ ਦੀ 
ਵਿਦਿਅਕ ਟਕਸਾਲ ਵਿਚ ਉਸ ਸਮੇ” ਦੂਰ ਤੇ ਨੜੇ ਦੇ ਬੜੇ ਬੜੇ ਸ਼ਾਹੀ ਅਮੀਰ, ਦਰਬਾਰੀ, 
ਸਰਦਾਰ ਤੇ ਸ਼ਾਹਜ਼ਾਦੇ ਤਾਲੀਮ ਹਾਸਲ ਕਰਨ ਆਉਦੇ ਸਨ । ਜਹਾਂਗੀਰ, ਸ਼ਾਹਜਹਾਂ ਤੇ 


ਭਾਈ ਮਨ! ਸਿੰਘ : ਭਗਤ ਰਤਨਾਵਲੀ (ਹਵਾਲ' ! ਪੰਜਾਬੀ ਦੁਨੀਆਂ, ਪਟਿਆਲਾ, ਨਵੰਬਰ, 1963, 
ਪੰਨ 48) 


ਸਿਸ 14 40੫0... ਤੀ ਨ 
:. -ੇ ਪਲ“. 
" %੮੧ ੫ ਭਨ"... 


50 ਗੁਰੂ ਰਾਮ ਦਾਸ 


ਬਾਅਦ ਵਿਚ ਉਹਨਾਂ ਦੇ ਫ਼ਾਹਜ਼ਾਦੇ ਦਾਰਾ-ਸ਼ਿਕੌਹ, ਔਰੌਗਜ਼ੇਬ ਆਦਿ ਏਸੋ ਟਕਸਾਲ ਦੇ 
ਵਿਦਿਆਰਥੀ ਰਹੇਂ ਸਨ । ਇਸ ਤਰ੍ਹਾਂ ਬਿਆਸ ਨਦੀ ਦੇ ਇਕ ਪਾਸੇ ਜਿਥੇਂ ਸੁਲਤਾਨ ਲੌੰਧੀ 
ਇਸਲਾਮੀ ਤਾਲੀਮ ਦੀ ਦਰਸਗਾਹ ਸੀ, ਦੂਜੋ ਪਾਸੋ ਗੋਇੰਦਵਾਲ ਸਿੱਖੀ ਦੇ ਪਹਿਲੇ ਵੱਡੇ 
ਧੁਰੇ ਦੇ ਤੌਰ ਤੇ ਉਭਰਿਆ। 
ਸੋਲ੍ਹਵੀ“ ਸਦੀ ਦੇ ਪੰਜਾਬ ਵਿਚ ਮੁੱਖ ਤੌਰ ਤੋ ਦੋ ਧਰਮਾਂ ਦੇ ਨਾਮ-ਲੋਵਾ ਹਿੰਦੂ ਤੇ 
ਮੁਸਲਮਾਨ ਵੱਸਦੇ ਸਨ । ਉਹਨਾਂ ਤੌ ਛ੍ਟ ਬੌਧੀ, ਜੈਨੀ ਤੇ ਜੌਗੀ ਵੀ ਸਨ । ਹਿੰਦੂ ਕਈ 
ਜਾਤਾਂ ਵਿਚ ਵੰਡੇ ਹੋਏ ਸਨ । ਭਾਈ ਗੁਰਦਾਸ ਆਪਣੀਆਂ ਵਾਰਾਂ ਵਿਚ ਚਾਰ ਵਰਨ ਤੱ 
ਛੁਟ ਜੰਗਮ, ਸਰੇਵੜੋ, ਦਿਗੰਬਰ, ਦਸ ਕਿਸਮ ਦੇ ਸੰਨਿਆਸੀਆਂ, ਜੋਗੀਆਂ ਦੋ ਬਾਰਾਂ ਪੰਥਾਂ, 
ਛੇ ਦਰਸ਼ਨ ਨੂੰ ਮੰਨਣ ਵਾਲ ਛੱਤੀ ਪਖੰਡਾਂ, ਤੰਤਰ-ਮੰਤਰ ਤੋ ਕਰਾਮਾਤਾਂ ਦੋ ਉਪਾਸ਼ਕਾਂ ਦਾ 
ਬਿਆਨ ਕਰਦੇ ਹਨ । ਛੂਤ-ਛਾਤ ਵੀ ਬਹੁਤ ਪਰਚਲਤ ਸੀ । ਇਸਤਰੀ ਤਿਰਸਕਾਰ ਦੀ 
ਪਾਤਰ ਸੀ । ਸਤੀ, ਬਾਲ-ਵਿਆਹ ਤੇ ਲੜਕੀਆਂ ਨੂੰ ਮਾਰ ਦੇਣ ਤੋਂ ਬਹ-ਇਸਤਰੀ ਵਿਆਹ 
ਦਾ ਰਿਵਾਜ ਸੀ । ਕਿਸਾਨਾਂ ਕਿਰਤੀਆਂ ਤੇ ਹੌਰ ਧੰਦਾ ਕਰਨ ਵਾਲਿਆਂ ਦੀ ਆਰਥਕ ਦਸ਼ਾ 
ਬਹੁਤ ਮਾੜੀ ਸੀ । ਰ ਰ 
ਮੁਸਲਮਾਨਾਂ ਵਿਚ ਵੀ ਮੁਗਲ, ਪਠਾਣ, ਸ਼ੇਖ, ਉੱਚੀਆਂ ਜ਼ਾਤਾਂ ਜਨ । ਮੁਗਲਾਂ ਤੋ 
ਪਠਾਣਾਂ ਦੇ ਸ਼ਾਹੀ ਘਰਾਣਿਆਂ ਤੇ ਬਾਹਰੋ" ਆਏ ਮੁਸਲਮਾਨਾਂ ਦੀ ਔਲਾਦ ਨੂੰ ਉੱਚੀਆਂ 
ਨੌਕਰੀਆਂ ਮਿਲਦੀਆਂ ਸਨ, ਜਾਂ ਉਹਨਾਂ ਰਾਜਪੂਤਾਂ, ਰਜਵਾੜਿਆਂ ਤੇ ਉਚ-ਵਰਗ.ਦੋ 
ਹਿੰਦੂਆਂ ਨੂੰ, ਜੌ ਸਰਕਾਰ ਨਾਲ ਮਿਲਵਰਤਨ ਕਰਦੇ ਸਨ ਜਿਵੇ” ਰਾਜਾ ਮਾਨ ਸਿੰਘ, 
ਭਗਵਾਨ ਦਾਸ, ਬੀਰਬਲ, ਟੋਡਰ ਮੱਲ ਆਦਿ । ਨੀਵੀਆਂ ਜ਼ਾਤਾਂ ਦੇ ਲੌਕ ਤੇ ਅਛੂਤ, 
ਸਰਕਾਰੀ ਧਰਮ ਤੇ ਹਾਕਮਾਂ ਦੋ ਪ੍ਰਭਾਵ ਹੇਠ ਜਾਂ ਡਰ ਦੇ ਮਾਰੇ, ਮੁਸਲਮਾਨ ਬਣ ਜਾਂਦੇ 
ਸਨ । ਮੁਗਲ, ਪਠਾਣ ਤੇ ਬਾਹਰ! ਆਏ ਮੁਸਲਮਾਨ ਏਥੋ` ਦੇ ਸਥਾਨਕ ਮੁਸਲਮਾਨਾਂ ਨੂ 
ਆਪਣੇ ਤੱ ਬਹੁਤ ਨੀਵੇ" ਸਮਝਦੇ ਸਨ । ਸੌਲ੍ਹਵੀ" ਸਦੀ ਦੇ ਪਹਿਲੇ ਅੱਧ ਦੀ ਸਮਾਜਕ 
ਹਾਲਤ ਦਾ ਨਕਸ਼ਾ ਗੁਰੂ ਨਾਨਕ ਦੇਵ ਦੀ ਬਾਣੀ ਵਿਚ ਅਤੇ ਇਸ ਸਦੀ ਦੇ ਦੂਜੇ ਅੱਧ ਦਾ 
ਚਿਤਰਨ ਗੁਰ ਅਮਰ ਦਾਸ, ਗੁਰੂ ਰਾਮ ਦਾਸ, ਗੁਰ ਅਰਜਨ ਦੇਵ ਤੇ ਭਾਈ ਗੁਰਦਾਸ ਦੀਆਂ 
ਵਾਰਾਂ ਵਿਚ ਮਿਲਦਾ ਹੈ । ਭਾਈ ਗੁਰਦਾਸ ਦੀਆਂ ਇਹਨਾਂ ਤੁਕਾਂ ਵਿਚ ਉਸ ਸਮੇ” ਦੇ ਸਮਾਜ 
ਦਾ ਚਿੱਤਰ ਇਸ ਪ੍ਰਕਾਰ ਹੈ ਕਿ ਕਿਵੇ' ਹਾਕਮਾਂ ਦੋ ਚਾਕਰਾਂ ਨੂੰ ਵੀ ਅਸਲੀ ਸੁਖ ਪ੍ਰਾਪਤ 
ਨਹੀ! ਸੀ ਅਤੇ ਕਿਵੇ ਦਿਨ-ਰਾਤ ਉਹਨਾਂ ਦੀ ਜਾਨ ਸ੍ਰਲੀ ਤੇ ਟੈਗੀ ਰਹਿੰਦੀ ਸੀ । ਹਾਕਮਾਂ 
ਦੀ ਖਾਤਰ ਉਹਨਾਂ ਨੂੰ ਰਣ-ਭੁਮੀ ਵਿਚ ਜਾਂ ਕੇ ਆਪਣੀ ਜਾਨ ਵੀ ਗਵਾਉਣੀ ਧੁੰ'ਦੀ ਸੀ : 
ਰ ਸਤਿਗੁਰ ਸਾਹਿਬ ਛਡ ਕੌ ਮਨਮੁਖ ਹੋਇ ਬੰਦੇ ਦਾ ਬੰਦਾ । 
ਹੁਕਮੀ ਬੋਦਾ ਹੋਇ ਕੌ ਨਿਤ ਉਠਿ ਜਾਇ ਸਲਾਮ ਕਰੰਦਾ । 
ਅਠ ਪਹਿਰ ਹਥ ਜੋੜਿ ਕੇ ਹੋਇ ਹਜ੍ਰਰੀ ਖੜਾ ਰਹਿੰਦਾ । 
ਨੀ'ਦ ਨ ਭੁਖ ਨ ਸੁਖ ਤਿਸ ਸ੍ਰਲੀ ਚੜ੍ਹਿਆ ਰਹੈ ਡਰੰਦਾ । 
ਪਾਣੀ ਪਾਲਾ ਧੁਪ ਛਾਉ ਸਿਰ ਉਤ ਝਲ ਦੁਖ ਸਹੱਦਾ। 
ਅਤਸਬਾਜੀ ਸਾਰ ਵੇਖ ਰਣ ਵਿਚ ਘਾਇਲ ਹੌਇ ਮਰੰਦਾ । 





ਇਤਹਾਸਕ ਤੇ ਸਮਾਜਕ ਸਰਵ ਖਣ ਰ 51 


ਗੁਰ ਪ੍ਰਰੇ ਵਿਣ ਜੂਨਿ ਭਵੰਦਾ । 
ਜਾ (ਵਾਰ 14.15) 
ਗੁਰ੍ਹ ਰਾਮ ਦਾਸ ਜੀ ਦਾ ਜੀਵਨ ਪੰਜ ਸਾਲ ਗੁਰ ਨਾਨਕ ਦੇਵ (1469-1539) 
ਨਾਲ, 18 ਸਾਲ ਗੁਰੂ ਅੰਗਦ ਦੇਵ (1504-52) ਨਾਲ, ਚਾਲੀ ਸਾਲ ਗ੍ਰਰ੍ਹ ਅਮਰ ਦਾਸ 
ਨਾਲ ਅਤੇ ਤੀਹ ਸਾਲ ਭਾਈ ਗੁਰਦਾਸ ਨਾਲ ਸਾਂਝਾ ਸੀ । ਆਪ ਦੇ ਹੋਰ ਪ੍ਰਸਿੱਧ ਸਮੋ- 
ਕਾਲੀਆਂ ਵਿਚ ਦਮੋਦਰ (ਕਰਤਾ, ਕਿੱਸਾ ਹੀਰ) ਪੀਲੂ (ਕਰਤਾ, ਕਿੱਸਾ ਮਿਰਜ਼ਾ ਸਾਹਿਬਾਂ) 
ਸ੍ਫ਼ੀ ਕਵੀ ਸ਼ਾਹ ਹੁਸੈਨ (1539-99), ਸ੍ਰਫ਼ੀ ਫਕੀਰ ਮੀਆਂ ਮੀਰ, ਰਾਜਪੂਤ ਮਹਾਰਾਣਾ 
ਪ੍ਰਤਾਪ ਤੋ ਕੁਝ ਭਗਤ ਕਵੀ ਗਿਣੇ ਜਾ ਸਕਦੇ ਹਨ। 
ਯੂਰਪ ਵਿਚ ਉਸ ਸਮੇ ਪ੍ਨਰ-ਜਾਗ੍ਰਿਤੀ ('ਰੀਨੌਸਾਂ) ਦਾ ਕਾਲ ਸੀ _ਕ੍ਰਝ ਦੇਸ਼ਾ 

ਵਿਚ ਅਤੇ ਖਾਸ ਕਰਕੇ ਇੰਗਲੌ'ਡ ਤੋਂ ਜਰਮਨੀ ਵਿਚ ਪ੍ਰੋਟੋਸਟੈੱਟ ਧਰਮ ਜ਼ੋਰ ਫੜ ਰਿਹਾ 
ਸੀ । ਸਕਾਟਲੌ'ਡੁ ਦੀ ਪਾਰਲੀਮੈ'ਟ ਨੇ 1560 ਵਿਚ ਪ੍ਰੋਟੇਸਟੈੱਟ ਧਰਮ ਨੂੰ ਆਪਣਾ ਲਿਆ 
ਸੀ । ਇੰਗਲੰ'ਡ ਵਿਚ ਰਾਣੀ ਐਲਿਜ਼ਬੰਥ ਪਹਿਲੀ ਦਾ ਰਾਜ (1558-1603) ਸੀ, ਜਦ 
ਇਹ ਦੇਸ਼ ਯੂਰਪ ਦਾ ਸਭ ਤੱ ਸ਼ਕਤੀ-ਸ਼ਾਲੀ ਰਾਜ ਬਣ ਕੇ ਉਭਰਿਆ । ਪ੍ਰਸਿੱਧ ਕਵੀ ਤੇ 
ਨਾਟਕਾਰ ਸ਼ੈਕਸਪੀਅਰ ਵੀ ਏਸੇ ਸਮੋ" (1564-1616) ਹੋਇਆ । ਪੁਰਤਗਾਲੀ, ਸਪੇਨੀ, 
ਅੰਗ੍ਰੇਜ਼ ਤੇ ਡੱਚ (ਹਾਲੰ'ਡ ਵਾਲੇ) ਮਲਾਹ ਸਾਰੇ-ਗਲੌਬ ਦਾ ਚੱਕਰ ਲਗਾ ਰਹੋ ਸਨ । 
ਅਮਰੀਕਾ ਵਿਚ ਉਹਨਾਂ ਨੇ ਬਸਤੀਆਂ ਕਾਇਮ ਕਰ ਲਈਆਂ ਸਨ ਅਤੇ ਪ੍ਰਰਬ ਦੋ ਦੇਸ਼ਾਂ 
ਵਿਚ ਵੀ ਵਪਾਰ ਸ਼ੁਰੂ ਕਰ ਰਹੇ ਸਨ । ਪਰ ਸਮੁੱਚੇ ਮੱਧ-ਪ੍ਰਰਬ ਤੇ ਉਤਰੀ ਅਫਰੀਕਾ ਦੋ 
ਅਰਥ ਸਾਗਰ ਤੇ ਰ੍ਰਮ ਸਾਗਰ ਵਿਚ ਅਰਬਾਂ ਦਾ ਬੌਲ-ਬਾਲਾ ਸੀ । ਮੰਗਂਲੀਆ ਤੋਂ' ਰੂਸੀ- 
ਤਰਕਸਤਾਨ ਅਤੇ ਹੇਠਾਂ ਭਾਰਤ ਤੱਕ ਮੁਗਲਾਂ ਦਾ ਰਾਜ ਸੀ । ਉਸ ਸਮੇ ਦੇ ਧਰਮਾਂ ਤੋ 
ਕੰਮਾਂ ਦਾ ਜ਼ਿਕਰ ਭਾਈ ਗੁਰਦਾਸ ਇਹਨਾਂ ਸ਼ਬਦਾਂ ਵਿਚ ਕਰਦੇ ਹਨ : 

ਬਹੁ ਸੰਨੀ ਸੀਆ ਰਾਫਜੀ ਮਜਹਬ ਮਨ ਭਾਣੇ । 

ਮੁਲਹਦ ਹੌਇ ਮੁਨਾਫਕਾ ਸਭ ਭਰਮ ਭੁਲਾਣੇ । 

ਈਸਾਈ ਮ੍ਰਸਾਈਆਂ ਹਉਮੈ ਵਿਚ ਫਿਰਨ ਹੈਰਾਣੇ । 

ਹੋਇ ਫਿਰੌਗੀ ਅਰਮਨੀ ਰੂਪੀ ਗਰਬਾਣੇ । 


ਕਾਲੀ ਪੰਸ ਕਲੰਦਰਾ ਦਰਵੇਸ ਦਗਾਣੇ । ਰ ਰ੍ 
(ਵਾਰ 38, ਪਉੜੀ 11) 


ਉਸ ਸਮੇ" ਲੌਲਾ ਮਜਨੂੰ, ਹੀਰ ਰਾਂਝਾ, ਸੱਸੀ ਪੁੰਨੂੰ, ਸੋਹਣੀ ਮਹੀਵਾਲ, ਸੌ ਰਠ ਬੀਜਾ 
“ਦਿ ਪ੍ਰੇਮ ਕਿੱਸੇ ਪ੍ਰਸਿੱਧ ਹੇ ਚੁਕੇ ਸਨ । ਭਾਈ ਗ੍ਰਰਦਾਸ ਇਹਨਾਂ ਦੋ ਪਿਆਰ ਨੂੰ 
ਡਿਆਉ'ਦੇ ਹੋਏ ਇਹਨਾਂ ਦੋ ਪ੍ਰੇਮ ਨੂੰ 'ਪੀਰ ਮ੍ਰੀਦਾਂ ਪਿਰਹੜੀ' ਕਹਿੰਦੇ ਹਨ, ਜਿਸ ਤੋਂ 
ਹ ਵੀ ਪ੍ਰਗਟ ਹੁੰਦਾ ਹੈ ਕਿ ਇਹਨਾਂ ਦੇ ਸੱਚੋ ਪ੍ਰੋਮ ਨੂੰ ਸਮਾਜਕ ਪਰਵਾਨਗੀ ਮਿਲੀ ਹੱਈ 
।। ਏੱਸੇ ਤਰ੍ਹਾਂ ਸ਼ਾਹ ਹੁਸੰਨ ਵੀ ਰਾਂਝੇ ਨੂੰ ਰੱਬ ਤ ਹੀਰ ਨੂੰ ਜੀਵ-ਆਤਮਾ ਦਾ ਪ੍ਰਤੀਕ ਦੱਜ 
ਉਹਨਾਂ ਦੇ ਪ੍ਰੋਮ ਨੂੰ ਅਧਿਆਤਮਕ ਰੰਗ ਦੇ'ਦਾ ਹੈ।” ਦਮੌਦਰ ਦੀ ਹੀਰ ਵੀ ਆਪਣੇ 
ਰਾਂਝਾ ਜੋਗ! ਮੰ ਜੁਗਿਆਣੀ ਕਮਲ ਕਰ ਕਰ ਛੜੀਆਂ । (ਸ਼ਾਹ ਹੁਸਨ) 


52 ਗੁਰਹ ਰਾਮ ਦਾਸ 


ਆਪ ਨੂੰ 'ਚਾਕੇ ਨਾਲ ਚਕੋਟੀ' ਦੱਸਦੀ ਹੋਈ ਕਹਿੰਦੀ ਹੈ : 
_ ਮੰ? ਤੇ ਰਾਂਝੇ ਨਿਹੌ ਚਿਰੌਕਾਂ ਜਾਂ ਸਾਹਿਬ ਖਲਕਤ ਸਾਜੀ । 
ਰੱਬ ਨੌਹ੍ੰ ਦਿਲਾਂ ਦੇ ਬੰਨ੍ਹੇ ਤਹ ਕੇ ਕਰਸੋ” ਕਾਜੀ । 

ਦਮੌਦਰ ਦੇ ਕਿੱਸੇ ਤੋਂ ਇਹ ਵੀ ਪਤਾ ਮਿਲਦਾ ਹੈ ਕਿ ਉਸ ਇਲਾਕੇ ਦੋ ਸਿਆਲ ਜੋ 
ਝੰਗ ਤੋ ਸਿਆਲਕੋਟ ਤੱਕ ਵੱਸੇ ਹੋਏ ਸਨ ਕੁਝ ਪੀੜ੍ਹੀਆਂ ਤੋ" ਹੀ ਮੁਸਲਮਾਨ ਬਣੇ ਸਨ ।$ 

ਅਕਬਰ ਨੰ ਆਪਣੇ ਰਾਜ ਦੀਆਂ ਨੀਹਾਂ ਨੂੰ ਪੱਕਿਆਂ ਕਰਨ ਦੀ ਖਾਤਰ ਵੱਖ ਵੱਖ 
ਧਰਮਾਂ ਦੀ ਸਹਿ-ਰੱਦ ਦੀ ਨੀਤੀ ਨੂੰ ਅਪਨਾਇਆ ਸੀ । ਸੰਨ 1578 ਵਿਚ ਉਸ ਨੇ 
ਅਪਣੀ ਰਾਜਧਾਨੀ ਆਗਰਾ ਵਿਖੋ ਸਰਬ ਧਰਮ ਸਮਾਗਮ ਬੁਲਾਇਆ, ਜਿਸ ਵਿਚ ਦੇਸ਼ ਦੋ 
ਵੱਖ ਵੱਖ ਹਿੱਸਿਆਂ ਤੋ ਹਰ ਧਰਮ, ਫਿਰਕਿਆਂ, ਸੰਪ੍ਰਦਾਵਾਂ, ਮਜ਼ਹਬ ਤੇ ਮਿੱਲਤ ਦੇ 
ਪਤਵੰਤੇ ਵਿਦਵਾਨ ਤੇ ਆਲਮ-ਫਾਜ਼ਲ ਸ਼ਾਮਲ ਰੋਏ । ਗੁਰੁ ਨਾਨਕ ਦੇਵ ਦੇ ਚਲਾਏ ਹੋਏ 
ਪੰਥ ਵਲੋ" ਇਸ ਵਿਚ ਗੁਰ; ਰਾਮ ਦਾਸ ਜੀ ਨੈ ਭਾਈ ਗੁਰਦਾਸ ਨੂੰ ਪ੍ਰਤੀਨਿਧ ਥਾਪ ਕੇ 
ਭੰਜਿਆ । ਵਿਚਾਰ=ਵਟਾਂਦਰੇ ਉਪਰੰਤ ਅਕਬਰ ਨੇ ਇਕ ਨਵੇ” ਧਰਮ 'ਦੀਨ-ਇਲਾਹੀ' ਦੀ 
ਨੀ'ਹ ਰੱਖੀ ਜਿਸ ਦੀਆਂ ਕੁਝ ਗੱਲਾਂ ਇਸਲਾਮ ਤੋ” ਛੁਟ ਪਾਰਸਆਂ, ਸੂਫੀਆਂ ਤੋ ਗੁਰਮਤ 
ਦੇ ਵਿਚਾਰਾਂ ਨਾਲ ਮਿਲਦੀਆਂ ਸਨ । ਇਸ ਧਰਮ ਦੇ ਸਿਧਾਂਤ ਤੈਅ ਕਰਨ ਵਿਚ ਅਕਬਰ 
ਦੇ ਵਿਦਵਾਨ ਦਰਬਾਰੀਆਂ ਫੌਜ਼ੀ ਤੇ ਅਬ੍ਲ ਫਜ਼ਲ ਦਾ ਹੱਥ ਸੀ । ਰਾਜ ਦਰਬਾਰ ਦੇ ਕਈ 
ਮੁਖੀ ਜਿਵੇ' ਬੀਰਬਲ, ਮੂਲਾਂ ਦੋ-ਪਿਆਜ਼ੇ, ਰਾਜਾ ਕਛਵਾਹਾ ਆਦਿ ਨੇ ਇਸ ਨਵੇ" ਧਰਮ ਨੂੰ 
ਗ੍ਰਹਿਣ ਕੀਤਾ ਪਰ ਇਹ ਧਰਮ ਵਧੇਰੇ ਅਕਬਰ ਦੇ ਆਪਣੇ ਸਮੇ ਤੱਕ, ਉਹ ਵੀ ਕੂਝ 
ਦਰਬਾਰੀਆਂ ਤੇ ਵਿਦਵਾਨਾਂ ਤੱਕ ਹੀ ਸੀਮਿਤ ਰਿਹਾ। 

ਇਸ ਕਾਲ ਵਿਚ ਆਮ ਲੱਕਾਂ ਦੀ ਹਾਲਤ ਅਜੇ ਵੀ ਉਸੇ ਤਰ੍ਹਾਂ ਦੀ ਸੀ ਜਿਵੇ" ਗੁਰੂ 


8. _ਦਮੌਦਰ ਦੇ ਕਿੱਸੋ ਵਿਚ ਹੀਰ ਦਾ ਰਿਸ਼ਤਾ ਕਰਨ ਆਏ ਬ੍ਰਾਹਮਣਾਂ ਨੂੰ ਝੰਗ ਦੇ ਬ੍ਰਾਹਮਣਾਂ ਦੋ ਘਰੀ” 
ਠਹਿਰਾਇਆ ਗਿਆ ਸੀ । ਹੀਰ ਦੈ ਵਿਆਹ ਦੌ ਸਮੋ” ਵੀ ਪਹਿਲਾਂ ਬਾਹਮਣਾਂ ਦਵਾਰਾ ਲਾਵਾਂ ਪੜ੍ਹੀ- 
ਆਂ ਗਈਆਂ ਅਤੇ ਫਿਰ ਨਿਕਾਹ ਦੀ ਰਸਮ ਹੋਈ । ਹੀਰ ਦੀ ਕਹ'ਣੰ£ ਉਤੋਂ ਰਾਜਪੂਤ ਭਗਤਣੀ 
ਮੀਰਾਂ ਬਾਈ ਦੀ ਜੀਵਨ ਦਾ ਪ੍ਰਭਾਵ ਵੀ ਹੈ । ਦਮੋਦਰ ਦੇ ਰਾਂਝੇ ਦਾ ਰੰਗ=ਢੰਗ ਮੀਰਾਂ ਬ!ਈ ਦੇ 
ਕਲਪੇ ਹਏ ਗਿਰਧਰ ਨਾਲ ਕੁਝ ਕੁਝ ਮਿਲਦਾ ਹੈ । ਗਿਰਧਰ ਵਾਂਗ _ਰਾਂਝੇ ਦੇ ਵੀ ਲੰਮੌ ਲੌਮੋ ਵਾਲ, 

_ਬੱਸਰੀ ਦੀ ਥਾਂ ਵੰਝਲੀ ਅਤੇ ਗਉਆਂ ਦੇ ਗਵਾਲੇਂ ਦੀ ਥਾਂ ਉਹ ਮੱਝਾਂ ਦਾ ਛੌੜ੍ਹ ਹੈ । ਮੀਰਾਂ ਜਿਵੇ' 
ਆਪਣੇ ਪਤੀ (ਰਾਣਾ) ਵਲੋਂ" ਬੇਪਰਵਾਹ ਹੋ ਕੇ “ਮੈ” ਤੋ ਗਿਰਧਰ ਕੇ ਸੰਗ ਨਾਚੂੰਗੀ”” ਗਾਉ'ਦੀ 
ਹੋਈ ਕ੍ਰਿਸ਼ਨ ਨਾਲ ਆਪਣਾ ਸਦੀਵੀ ਸੰਬੰਧ ਦੱਸਦੀ ਹੈ ਅਤੇ ਇਸ ਨੂੰ ਹੀ ਆਪਣੇ ਜੀਵਨ ਦਾ ਲਕਸ਼ 
ਬਣਾ ਲੈ'ਦੀ ਹੈ । ਦਮੇ ਦਰ ਦੀ ਹੀਰ ਵੀ ਉਸੰ ਤਰ੍ਹਾਂ ਮਾਪਿਆਂ, ਕ'ਜ਼ੀ, 'ਤੇ ਸਹਰਿਆਂ ਦਾ ਵਿਰੋਧ 
ਕਰਦੀ ਹੈ । ਮੀਰਾਂ ਵੀ ਸਹੁਰੇ ਘਰ ਦੇ ਮਹਿਲਾਂ ਤੇ ਰਾਣੇ ਨੂੰ ਛੱਡ ਕੇ ਮੰਡਲੀ ਦੇ ਨਾਲ ਗਾਉਂਦੀ ਤੋ 
ਠੱਚਦੀ ਹੋਈ ਦਵਾਰਕਾ ਪਹੁੰਚ ਗਈ ਸੀ । ਜਿਸ ਤਰ੍ਹਾਂ ਮੀਰਾਂ ਬਾਈ ਨੂੰ ਜ਼ਦਿਰ ਦੇ ਕੌ ਮਾਰਨ ਦਾ 
ਜਤਨ ਕੀਤਾ ਗਿਆ ਏਸ ਤਰ੍ਹਾਂ ਦਮੌਦਰ ਤੌ ਬਾਦ ਦੇ ਕਿੱਸਿਆਂ ਵਿਚ ਹੀਰ ਨੂੰ ਜ਼ਹਿਰ ਪੀਣ ਲਈ 
ਮਜਬ੍ਰਤ ਕੀਤਾ ਗਿਆਂ । ਕੌਈ ਫਿਰਕਾ ਜਦ ਆਪਣਾ ਧਰਮ ਬਦਲਦਾ ਹੈ ਤਾਂ ਕਿਵੇਂ“ ਉਸ ਦੀਆਂ 
ਧਾਰਮਕ-ਸਮਾਜਕ ਮਾਨਤਾਵਾਂ ਨਵੇਂ” ਪ੍ਰਸੰਗ ਵਿਚ ਢਲਦੀਆਂ ਹਨ, ਇਸ ਦ' ਪਤ ਮੀਰਾਂ ਤੇ ਹੀਰ ਦੋ 

ਕਿੱਸਿਆਂ ਦਾ ਤੁਲਨਾਤਮਕ ਅਧਿਅਨ ਕਰਕੇ ਕੀਤਾ ਜਾ ਸਕਦਾ ਹੈ । 


ਇਤਿਹਾਸਕ ਤੇ ਸਮਾਜਕ ਸਰਵੇਖਣ 53 


ਨਾਨਕ ਦੇਵ ਨੰ ਕਿਹਾ ਹੈ : 
ਲਬੁ ਪਾਪੁ ਦੁਇ ਰਾਜਾ ਮਹਤਾ ਕ੍ਰੜ੍ ਹੋਆ ਸਿਕਦਾਰ 1 
ਕਾਮ ਨੇਬ ਸਦਿ ਪ੍ਰਛੀਅੰ ਬਹਿ ਬਹਿ ਕਰੇ ਬੀਚਾਰ । 
ਅੰਧੀ ਰਯਤਿ ਗਿਆਨ ਵਿਰੂਣੀ ਭਾਹਿ ਭਰੇ ਮੁਰਦਾਰ । 
ਗਿਆਨੀ ਨਚਹਿ ਵਾਜ ਵਾਵਹਿ ਰ੍ਰਪ ਕਰਹਿ ਸੀਗਾਰ । 
ਉਚੇ ਕ੍ਰਕਹਿ ਵਾਦਾ ਗਾਵਹਿ ਜੌਧਾ ਕਾ ਵੀਚਾਰ । 
ਧਰਮੀ ਧਰਮ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ । 


ਜ਼ਤੀ ਸਦਾਵਹਿ ਜੁਗਤਿ ਨ ਜਣਹਿ ਛਡਿ ਬਹਹਿ ਘਰ ਬਾਰੁ । 
(ਆਦਿ ਗ੍ਰੰਥ : 469) 


ਅਧਿਆਇ ਚੌਥਾ 
ਜੀਵਨ-ਪਰਕ ਹਵਾਲੇ ਤੇ ਰਚਨਾ ਦਾ ਸੁਮੇਲ 


ਗੁਰ ਰਾਮ ਦਾਸ ਦੀ ਰਚੀ ਹੋਈ ਬਾਣੀ ਤੋ ਖਾਸ ਕਰਕੇ ਗਉੜੀ ਰਾਂਗ ਦੀ 
ਵਾਰ ਵਿਚ ਉਹਨਾਂ ਦੇ ਸਮੋ" ਦੀਆਂ ਜੀਵਨ ਸੰਬੰਧੀ ਘਟਨਾਵਾਂ ਦੇ ਹਵਾਲੇ ਦੇਖ ਕੇ 
ਉਹਨਾਂ ਦੇ ਜੀਵਨ ਤੋ ਰਚਨਾਂ ਦੇ ਸੁਮੌਲ ਦਾ ਪਤਾ ਮਿਲਦਾ ਹੈ। ਇਸ ਦੇ ਨਾਲ ਹੀ 
ਅੰਗਰੇਜ਼ੀ ਕਵੀ ਵਰਡਜ਼ਵਰਥ ਦੇ ਉਸ ਕਥਨ ਦੀ ਯਾਦ ਤਾਜ਼ਾ ਹੋ ਜਾਂਦੀ ਹੈ, ਜਦ ਉਹ 
ਕਹਿੰਦਾ ਹੈ ਕਿ ਉਹ ਰਚਨਾ ਕਵਿਤਾ ਹੀ ਨਹੀ ਅਖਵਾ ਸਕਦੀ ਜਿਸ ਵਿਚ ਕਵੀ ਦਾ 
ਨਿਜੱਤਵ ਦਿ੍‌ਸ਼ਮਾਨ ਨਹੀ? ਹੁੰਦਾ । 
ਗੁਰ ਰਾਮ ਦਾਸ ਜੀ ਨੇ ਗੁਰਿਆਈ ਮਿਲਣ ਤੋ” ਪਹਿਲਾਂ ਕਰੀਬ ਅਠਾਈ ਸਾਲ 
ਗੁਰ੍ਹ ਘਰ ਦੀ ਸੇਵਾ ਵਿਚ ਗੁਜਾਰੇ ਸਨ । ਇਸ ਦੌਰਾਨ ਆਪ ਨੇ ਜਿਥੋਂ ਸਿੱਖ ਲਹਿਰ ਨੂੰ 
ਪਰਫੁਲਤ ਹੁੰਦੇ ਦੇਖਿਆ, ਇਸ ਦੇ ਵਿਕਾਸ ਵਿਚ ਤਨੋ“-ਮਨੌਂ ਹਿੱਸਾ ਪਾਇਆ, ਉਥੇ 
ਪ੍ਰਾਤਨ-ਪੰਥੀਆਂ ਅਤੇ ਸਵਾਰਥੀ ਤੱਤਾਂ ਵਲੋ' ਇਹ ਲਹਿਰ ਦਾ ਭਰਪੂਰ ਵਿਰੋਧ ਹੁੰਦਾ 
ਵੀ ਤੱਕਿਆ ਅਤੇਂ ਇਸ ਵਿਰੌਂਧ ਦਾ ਆਪ ਨੇ ਭਟ ਕੇ ਸਾਹਮਣਾ ਵੀ ਕੀਤਾ । ਗੁਰ ਜੀ 
ਦੇ ਅੰਦਰ ਦਾ ਸੰਵੇਦਨਾਸ਼ੀਲ ਕਵੀ ਇਸ ਸਮੁਚੇ ਘਟਨਾ-ਪ੍ਰਵਾਹ ਤੌ" ਕਿਵੇਂ“ ਅਭਿੱਜ 
ਰਹਿ ਸਕਦਾ ਸੀ ? ਏਸੇ ਲਈ ਆਪ ਦੀਆਂ ਰਚੀਆਂ ਹੋਈਆਂ ਵਾਰਾਂ ਵਿਚ ਅਤੇ ਖਾਸ 
ਕਰਕੇ ਥਿਲਾਵਲ ਤੇ ਗਉੜੀ ਦੀ ਵਾਰ ਵਿਚ ਗੁਰ੍-ਘਰ ਅਤੇ ਸਿੱਖ ਲਹਿਰ ਨਾਲ 
ਸੰਬੰਧਤ ਕਈ ਘਟਨਾਵਾਂ ਵੱਲ ਸੰਕੇਤ ਕੀਤੇਂ ਮਿਲਦੇ ਹਨ, ਜਿਸ ਅਨੁਸਾਰ ਆਪ ਦੱਸਦੇ 
ਹਨ ਕਿ ਗੁਰੂ-ਘਰ ਦੇ ਦੌਖੀਆਂ ਨੂੰ ਕਿਸ ਤਰ੍ਹਾਂ ਮੂੰਹ ਦੀ ਖਾਣੀ ਪਈ ਅਤੇ ਨਤੀਜੇ ਦੇ 
ਤੌਰ ਤੇ ਗੁਰੂ ਦੀ ਮਹਿਮਾਂ ਹੌਰ ਵੀ ਦ੍ਰਣ-ਸਵਾਈ ਹੁੰਦੀ ਗਈ । 
ਗੁਰ ਅਮਰ ਦਾਸ ਜੀ ਦੀ ਗੁਰਿਆਈ ਦੇ ਸਮੋ" ਹੀ ਦਰਜੇ ਗੁਰੂ ਦੋ ਲੜਕਿਆਂ 
ਦਾਤ੍ਰ ਤੇ ਦਾਸ੍ਰ ਨੋ ਆਪ ਦਾ ਵਿਰੋਧ ਕੀਤਾ ਸੀ ਅਤੇ ਸਾਰੀ ਉਮਰ ਉਹ ਗੁਰ੍ਹ-ਘਰ ਦੇ ਦੌਖੀ 
ਬਣੇ ਰਹੇ । ਏਸੇ ਤਰ੍ਹਾਂ ਉਸ ਇਲਾਕੇ ਦੇ ਕੁਝ ਧਾਰਮਕ ਪਖੰਡੀ ਵੀ ਗ੍ਰਰੂ-ਘਰ ਦਾ ਵਿਰੌਧ 
ਕਰਦੇ ਰਹੇ । ਤੀਜੇ ਗੁਰੂ ਜੀ ਕਿਉਕਿ ਜ਼ਾਤ-ਪਾਤ, ਭੇਖ, ਫਜ਼ੂਲ ਦੇ ਕਰਮ-ਕਾਂਡ, ਦਿਖਾਵੇ 
ਦੀ ਰਹਿਣੀ, ਛ੍ਰਤ-ਛਾਤ ਅਤੇ ਕੁਰੀਤੀਆਂ ਦਾ ਖੰਡਨ ਕਰਦੇ ਸਨ, ਇਸ ਲਈ ਉੱਚ-ਜ਼ਾਤੀ 
ਦੇ ਬ੍ਰਾਹਮਣ ਤੇ ਖਤਰੀ, ਜੌਗੀ ਤੋਂ ਤਪੇ ਗੁਰੂ ਜੀ ਨਾਲ ਵੈਰ ਲਗ ਕਰਨ ਪਏ । ਇਹ ਲੌਕ 
ਤੀਜੇ ਗੁਰੂ ਸਾਹਿਬ ਨੂੰ ਕਈ ਤਰ੍ਹਾਂ ਨਾਲ ਭੰਡਣ ਤੇ ਪ੍ਰੈਸ਼ਾਨ ਕਰਨ ਦਾ ਯਤਨ ਕਰਦੇ ਸਨ । 
ਉਹਨਾਂ ਨੰ ਪਿੰਡ ਦੇ ਮ੍ਰਖੀਆਂ ਨੂੰ ਉਹਨਾਂ ਦੇ ਵਿਰੁਧ ਉਕਸਾਇਆ' ਤੇ ਬਾਦਸ਼ਾਹ ਹੱਕ 
ਸ਼ਿਕਾਇਤਾਂ ਕੀਤੀਆਂ ਪਰ ਇਤਿਹਾਸ ਨੇ ਆਖਰ ਇਹਨਾਂ ਨੂੰ ਦੌਖੀ ਤੇ ਨਿੰਦਕ ਹੀ ਸਿੱਧ 


ਜੀਵਨ=-ਪਰਕ ਹਵਲਂ ਤੋਂ ਰਚਨਾ ਦਾ ਸੁਮੰਲ 55 


ਕੀਤਾ । ਏਜੇ ਲਈ ਗੁਰ ਰਾਮ ਦਾਸ ਦਾ ਕਥਨ ਹੈ: 

ਨਿੰਦਕ ਦੁਸਟ ਵਡਿਆਈ ਵੇਖਿ ਨ ਸਕਨਿ ਓਨਾ ਪਰਾਇਆ ਭਲਾ ਨ ਸ੍ਰਖਾਈ । 

ਕਿਆ ਹੋਵੇ ਕਿਸ ਹੀ ਕੀ ਝਖ ਮਾਰੀ ਜਾ ਸਚੋ ਸਿਉ ਬਣਿ ਆਈ । 

(ਪੰਨਾ 850) 

ਗਰ੍ਹ ਜੀ ਕਹਿੰਦੇ ਹਨ ਕਿ ਧੁਰ ਦੇ ਹੁਕਮ ਅਨ੍ਸਾਰ ਹੀ (ਗੁਰੂ ਅਮਰਦਾਸ ਜੀ 
ਨੂੰ) ਰੱਬੀ ਵਡਿਆਈ ਦਾ ਪਾਤਰ ਦੌਖ ਕੇ ਸਤਿਗੁਰ (ਅੰਗਦ ਦੋਵ ਜੀ) ਨੇ ਇਹ ਗੱਦੀ 
ਦਿੱਤੀ ਸੀ । ਉਹਨਾਂ ਨੇ ਪੁੱਤਰਾਂ, ਭਤੀਜਿਆਂ, ਜਵਾਈਆਂ, ਸਕਿਆਂ ਸਾਕਾ ਅਤੇ ਅੱਗੇ” 
ਪਿੱਛੋ” ਦੇ ਸੰਬੰਧੀਆਂ ਨੂੰ ਪਰਖ ਕੇ ਵੇਖ ਲਿਆ ਸੀ ਅਤੇ ਸਾਰਿਆਂ ਦਾ ਇਹ ਹੰਕਾਰ ਦ੍ਰਰ 
ਕਰ ਦਿੱਤਾ ਸੀ (ਕਿ ਅਸੀ" ਗੁਰਿਆਈ ਦੋ ਲਾਇਕ ਹਾਂ) ਜਿਥੇ ਵੀ ਵੇਖੋ ਓਥੇ ਮੇਰਾ 
ਸਤਿਗੁਰ ਮੌਜੂਦ ਹੈ। ਹਰੀ ਨੇ ਉਸ ਨੂੰ ਸਾਰੀ ਦੁਨੀਆਂ ਬਖਸ਼ ਦਿੱਤੀ ਹੈ । ਜਿਹੜਾ 
ਸਤਿਗੁਰ ਨੂੰ ਮਿਲ ਕੇ ਉਸ ਉਤੇ ਸ਼ਰਧਾ ਲਿਆਉਂਦਾ ਹੈ, ਉਹ ਲੰਕ ਪਰਲੰਕ ਵਿਚ 


ਸਫਲ ਹੁੰਦਾ ਹੈ ਤੋ ਜੌ ਗੁਰ੍ਹ ਤੱ ਬੇਮੁਖ ਹੁੰਦਾ ਹੈ ਉਹ ਗੰਦੀਆਂ ਥਾਵਾਂ (ਭੈੜੀਆਂ ਜਨਾਂ) 
ਵਿਚ ਪੈਦਾ ਹੈ। ਰ 
(ਬਿਲਾਵਲ ਦੀ ਵਾਰ : 853) 
ਗਉੜੀ ਦੀ ਵਾਰ ਵਿਚ ਗੁਰੂ ਰਾਮ ਦਾਸ ਨੇ ਇਸ ਸਲੋਕ ਵਿਚ ਕਿਹਾ ਹੈਕਿ 
ਗੁਰ ਅੰਗਦ ਦੋਵ ਜੀ ਨੇ ਆਪਣੇ ਹੁੰਦੇ ਹੀ ਤੀਜੇ ਗੁਰੂ ਜੀ ਨੂੰ ਗੱਦੀ ਉਤੇ ਬੰਠਾਇਆ ਸੀ 
ਜਿਸ ਕਰਕੇ ਉਹ ਸਭ ਤੋ" ਵੱਡੀ ਵਡਿਆਈ ਦੇ ਪਾਤਰ ਬਣੇ ਅਤੇ ਸਾਰੇ ਜਗਤ ਵਿਚ 
ਉਹਨਾਂ ਦਾ ਜੱਸ ਹੋਇਆ ; 
ਜਿ ਹੌੱਦੈ ਗੁਰ ਬਹਿ ਟਿਕਿਆ ਤਿਸ ਜਨ ਕੀ ਵਡਿਆਈ ਵਡੀ ਹੋਈ । 
ਤਿਸ ਕਉ ਜਗਤ ਨਿਵਿਆ ਸਭੁ ਪੈਰੀ ਪਇਆ ਜਸੁ ਵਰਤਿਆ ਲੋਈ । 


੦੧੦੪੦ ੦ %॥ ੯ ੦ ਇ ॥॥ ॥ % ੦੮੩ ੭%% ਫਲ 


ਗੁਰ ਕੀ ਵਡਿਆਈ ਨਿਤ ਚੜੌ ਸਵਾਈ ਅਪੜ ਕੋ ਨ ਸਕੋਂਈ । 

(ਪੰਨਾ : 309) 
ਇਸ ਤੋ' ਅਗਲੋਂ ਸਲੌਕ ਵਿਚ ਗੁਰ ਜੀ ਕਹਿੰਦੇ ਹਨ ਕਿ ਜੌ ਪੂਰੇ ਸਤਿਗੁਰ ਦੀ 

ਨਿੰਦਾ ਕਰਦਾ ਹੈ ਉਹ ਜਗ ਵਿਚ ਔਖਾ ਹੁੰਦਾ ਹੈ । 
ਗਉੜੀ ਦੀ ਵਾਰ ਵਿਚ ਗੁਰੂ ਜੀ ਨੇ ਸਤਿਗੁਰ ਦੀ ਵਡਿਆਈ ਦਸਦੇ ਹੋਏ ਗ੍ਰ- 
ਘਰ ਦੇ ਦੋਖੀਆਂ, ਰੰਕਾਰੀਆਂ ਤੇ ਨਿੰਦਕਾਂ ਦੇ ਪਾਜ ਉਘਾੜੇ ਹਨ । ਸੀ ਗੁਰ ਗ੍ਰੰਥ ਸਾਹਿਬ 
ਦੇ ਇਹਨਾਂ 18 ਪੰਨਿਆਂ ਵਿਚ (ਪੰਨਾ 300 ਤੋ" 318 ਤੱਕ) ਗੁਰੂ ਜੀ ਦੀਆਂ ਜੀਵਨ- 
ਪਰਕ ਸਚਾਈਆਂ ਤੇ ਘਟਨਾਵਾਂ ਦੇ ਹਵਾਲੇ ਵੀ ਮਿਲਦੇ ਹਨ। ਨਾਲਹੀ ਗ੍ਰੂ-ਪੰਥ ਦੀ 
ਵਿਆਖਿਆ, ਗੁਰ੍ਹ-ਨਿੰਦਕਾਂ ਦੀ ਦੁਸ਼ਟਤਾ ਦਾ ਵਰਣਨ ਮਿਲਦਾ ਹੈ । ਗੁਰ੍ਹ ਜੀ ਕਹਿੰਦੇ 
ਹਨ ਕਿ ਸਤਿਗੁਰ ਆਪ ਨਿਰਵੈਰ ਹੈ...... ਤੋ ਨਿਰਵੰਰਾਂ ਨਾਲ ਜੇ ਵੈਰ ਕਮਾਉ'ਦੇ ਹਨ, 
ਉਹਨਾਂ ਵਿਚ" ਕੋਈ ਵੀ ਗੁਰੂ ਅੱਗੇ ਠਹਿਰ ਨਹੀ” ਸਕਿਆ । ਸਤਿਗੁਰ ਜਦ ਸਭ ਦਾ 
ਭਲਾ ਮਨਾਉ'ਦੇ ਹਨ ਤਾਂ ਉਹਨਾਂ ਦਾ ਬੁਰਾ ਕਿਵੇ' ਹੋ ਸਕਦਾ ਹੈ ? ਜਿਵੇ ਕੋਈ ਸਤਿਗੁਰ 


56 ਗੁਰੂ ਰਾਮ ਦਾਸ 


ਨੂੰ ਇਛਦਾ ਹੈ, ਤਿਹਾ ਫਲ ਪਾਉਂਦਾ ਹੈ......ਜੌ ਕੋਈ ਪੂਰੇ ਸਤਿਗੁਰ ਦੀ ਨਿੰਦਾ ਕਰਦਾ 
ਹੈ, ਉਸ ਨੂੰ ਸਭ ਸੰਸਾਰ ਫਿਟਕਾਰਾਂ ਪਾਉ”ਦਾ ਹੈ......ਅਜਿਹੇ ਕ੍ਰੜਿਆਰਾਂ ਦੇ ਮੂੰਹ ਕਾਲ 
ਹੁੰਦੇ ਹਨ ਅਤੇ ਉਹ ਮਹਾਂ ਦੁਖ ਪਾਉ'ਦੇ ਹਨ । 
(ਪੰਨਾ : 302) 
ਜੋ ਪ੍ਰ ਸਤਿਗ੍ਰਰ ਦੀ ਨਿੰਦਿਆ ਕਰਦਾ ਹੈ, ਕਰਤਾ ਉਸ ਨੂੰ ਸਜ਼ਾ ਦੰਦਾ ਹੈ...... 
ਜਿਵੇ' ਚੌਰ ਦੇ ਗਲ ਵਿਚ ਰੱਸਾ ਪੰਦਾ ਹੈ ਅਤੇ ਉਹ ਘੋਰ ਨਰਕ ਦਾ ਭਾਗੀ ਬਣਦਾ ਹੈ । 
ਮੁੜ ਉਹ ਸਤਿਗੁਰ ਦੀ ਸ਼ਰਨ ਵਿਚ ਆਵੇ ਤਾਂ ਹੀ ਬਚ ਸਕਦਾ ਹੈ । ਮੈੰ" ਹਰੀ ਦੀਆਂ ਗੱਲਾਂ 
ਆਖ ਕੇ ਸੁਣਾ ਰਿਹਾ ਹਾਂ । ਕੀ ਕਰਾਂ, ਕਰਤੋਂ ਨੂੰ ਇਵੇਂ" ਹੀ ਮਨਜ਼੍ਰ ਹੈ । 
(ਪੰਨਾ : 303) 
ਮਨਮੁਖ ਕਿਵੇਂ ਕਾਮੀ ਹੋਣ ਕਰਕੇ ਇਸਤਰੀਆਂ ਦੋ ਪਿਛੋਂ ਲਗਦੇ ਹਨ ਉਸ ਦਾ 
ਹਵਾਲਾ ਗੁਰੂ ਜੀ ਨੌ ਇਸ ਪ੍ਰਕਾਰ ਦਿੱਤਾ ਹੈ : 
ਮਨਮੁਖਾ ਕੇ ਸਿਰਿ ਜੌਰਾ ਅਮਰ ਹੈ ਨਿਤ ਦੇਵਹਿ ਭਲਾ। _ 
ਜੌਰਾ ਦਾ ਆਖਿਆ ਪੁਰਖ ਕਮਾਵਦੇ ਸੋ ਅਪਵਿਤ ਅਮੋਧ ਖੁਲਾ । 
ਕਾਮਿ ਵਿਆਪੇ ਕੁਸੁਧ ਨਰ ਸੇ ਜੌਰਾ ਪੁਛ ਚਲਾ । 
ਸਤਿਗੁਰ ਕੌ ਆਖੀਐ ਜੌ ਚਲੰ ਸੌ ਸਤ ਪੁਰਖੁ ਭਲ ਭਲਾ । 
ਰ੍ (ਪੰਨਾ : 304) 
ਗੌਇੰਦਵਾਲ ਇਕ ਸੰਤ ਰਹਿੰਦਾ ਸੀ ਜੋ ਆਪਣੇ ਆਪ ਨੂੰ ਤਪਾ ਅਖਵਾਉ”ਦਾ ਸੀ । 
ਹਿੰਡ ਦੀਆਂ ਤੇ ਆਸ ਪਾਸ ਦੀਆਂ ਜ਼ਨਾਨੀਆਂ ਵਿਚ ਉਸ ਦੀ ਬੜੀ ਮ਼ਾਨਤਾ ਸੀ, ਕਿਉਕਿ 
ਉਹ ਕਈਆਂ ਨੂੰ ਜੰਤਰ-ਮੰਤਰ ਤੇ ਤਾਵੀਜ਼ ਆਦਿ ਲਿਖ ਕੇ ਦੇ'ਦਾ ਸੀ ਤੇ ਲੰਕ ਉਸ ਵਿਚ 
ਸ਼ਰਧਾ ਰਖਦੇ ਸਨ । ਜ਼ਨਾਨੀਆਂ ਦੇ ਕਹੇ ਉਨ੍ਹਾਂ ਦੇ ਮਰਦ ਵੀ ਇਸ ਤਪੋ ਦੀ ਬੜੀ ਮਾਨਤਾ 
ਕਰਦੇ ਸਨ । ਜਦ ਗ੍ਰਰੂ ਅਮਰ ਦਾਸ ਜੀ ਗੋਇੰਦਵਾਲ ਆਏ ਅਤੇ ਭਾਰੀ ਗਿਣਤੀ ਵਿਚ 
ਸੰਗਤਾਂ ਉਹਨਾਂ ਦੇ ਉਪਦੇਸ਼ ਸੁਣਨ ਲਗੀਆਂ ਤਾਂ ਇਹ ਤਪਾ ਅੰਦਰੋ" ਐਦਰ ਬੜਾ ਖਿਝਣ 
ਲੱਗਾ ਅਤੇ ਈਰਖਾ ਦੀ ਅੱਗ ਨਾਲ ਸੜ ਕੇ ਸਵਾਹ ਹੋ ਗਿਆ । ਉਹ ਗੁਰੂ ਸਾਹਿਬ ਦੇ 
ਵਿਰੁਧ ਕਈ ਤਰ੍ਹਾਂ ਦਾ ਭੰਡੀ ਪ੍ਰਚਾਰ ਕਰਨ ਲੱਗ: ਕਿ ਲੌਕ ਸੰਤਾਂ ਦੀ ਸੇਵਾ ਛਡ ਕੇ ਉਸ 
ਗ੍ਰਿਹਤੀ (ਗਰ ਅਮਰਦਾਸ) ਮਗਰ ਲਗ ਗਏਂ ਹਨ ਜੌ ਕਲ੍ਹ ਤਕ ਪਿੰਡ ਪਿੰਡ ਫਿਰ ਕੇ 
ਸੰਦਾ ਵੇਚਦਾ ਸੀ ਅਤੇ ਬੁੱਢੇ ਵਾਰੋ ਜਦ ਹੌਰ ਕੋਈ ਕੌਮ ਨਹੀ” ਹੋਂ ਸਕਿਆ ਤਾਂ ਗੁਰ੍ਹ ਬਣ 
ਬੈਠਾ ਹੈ । 
ਗੌ'ਦਾ ਮਰਵਾਹਾ ਗੋਇੰਦਵਾਲ ਦਾ ਇਕ ਅਮੀਰ ਖੱਤਰੀ ਸੀ ਜਿਸ ਨੇ ਕਦੋਂ ਗੁਰੂ ` 
ਅੰਗਦ ਦੋਵ ਜੀ ਨੂੰ ਇਸ ਨਗਰ ਵਿਚ ਆਪਣੇ ਸਿੱਖ ਵਸਾਉਣ ਲਈ ਬੇਨਤੀ ਕੀਤੀ ਸੀ, 
ਕਿਉਕਿ ਇਥੱ” ਦੇ ਖੰਜੇ ਮੁਸਲਮਾਨ ਹਿੰਦ੍ਆਂ ਨੂੰ ਤੰਗ ਕਰਦੇ ਸਨ । ਗੁਰੂ ਜੀ ਨੇ ਗੁਰ ਅਮਰ 
ਦਾਸ ਜੀ ਨੂੰ ਗੋਇੰਦਵਾਲ ਟਿਕਾਣਾ ਬਨਾਉਣ ਲਈ ਭੇਜਿਆ ਸੀ । ਪਹਿਲਾਂ ਤਾਂ ਗੌਦਾ 
ਮਰਵਾਹਾ ਗੁਰ੍ਹ ਅਮਰ ਦਾਸ ਜੀ ਦੇ ਹੱਕ ਵਿਚ ਰਿਹਾ, ਪਰ ਬਾਦ ਵਿਚ ਜਦ ਤਪਾ ਗੁਰੂ 
ਜੀ ਦਾ ਵਿ ਵਿਰਧੀ ਹੋ ਗਿਆ ਤਾਂ ਗੋੱਦੇ ਦੀ ਇਸਤਰੀ ਨੇ ਦਿਨ-ਰਾਂਤ ਗੁਰ੍ਹ ਜੀ ਦੋ ਵਿਰੁਧ ਗੌ"ਦੇ 


ਜੀਵਨ-ਪਰਕ ਹਵਾਲੇ ਤੇ ਰਚਨ' ਦਾ ਸਮੌਲ 57 


ਦੇ ਕੌਨ ਭਰਨ ਸ਼ੁਰੂ ਕਰ ਦਿੱਤੇ, ਕਿਉਕਿ ਉਹ ਪੁਰਾਣੇ ਵਿਚਾਰਾਂ ਦੀ ਹੋਣ ਕਰਕੇ ਤਪੇ ਦੇ 
ਹੱਥਾਂ ਤੇ ਪਈ ਸੀ । ਸੌ ਗੋੱਦਾ ਵੀ ਆਪਣੀ ਘਰ ਵਾਲੀ ਦੇ ਆਖੇ ਲੱਗ ਕੇ ਗ੍ਰ੍ਹ ਜੀ ਨਾਲ 
ਈਰਖਾ ਕਰਨ ਲਗ ਪਿਆ । ਏਸੋ ਲਈ ਗੁਰ ਰਾਮ ਦਾਸ ਜੀ ਉਪਰੋਕਤ ਸਲੌਕ ਵਿਚ 
ਕਹਿੰਦੇ ਹਨ : “ਮਨਮੁਖਾਂ ਦੇ ਸਿਰ ਉਤੇ ਜ਼ਨਾਨੀਆਂ ਦਾ ਹੁਕਮ ਹੈ । ਉਹ ਉਹਨਾਂ ਦੋ 
ਆਖੋ ਲਗ ਕੇ ਉਹਨਾਂ ਨੂੰ ਚੰਗੇ ਚੰਗੇ ਪਦਾਰਥ ਲਿਆ ਕੇ ਦੋਦੇਂ ਹਨ । ਜਿਹੜੇ ਮਨੁੱਖ 
ਇਸਤਰੀਆਂ ਦੇ ਆਖੋ ਲਗ ਕੇ ਭੁੰੜੇ ਕੰਮ ਕਰਦੇ ਹਨ ਉਹ ਅਪਵਿੱਤਰ, ਬੋਅਕਲ ਤੇ ਮ੍ਰਰਖ 
ਹਨ । ਜਿਨ੍ਹਾਂ ਭੰੜੇ ਹਿਰਦੇ ਵਾਲਿਆਂ ਦੇ ਔਦਰ ਕਾਮ ਦਾ ਅਸਰ ਹੈ ਉਹ ਕਾਮੀ ਹੀ 
ਆਪਣੀਆਂ ਜ਼ਨਾਨੀਆਂ ਤੋ' ਪੁਛ ਕੇ ਚਲਦੇ ਹਨ ।'' (ਪੰਨਾ 304) ਰ 
ਇਸ ਤਪੇ ਦਾ ਤਾਲ-ਮੌਲ ਖਡ੍ਹਰ ਦੇ ਉਸ ਜੌਗੀ ਨਾਲ ਵੀ ਸੀ ਜੋ ਗੁਰ੍ਹ ਅੰਗਦ ਦੋਵ 
ਦਾ ਵਿਰੋਧੀ ਹੋ ਗਿਆ ਸੀ ਅਤੇ ਜਿਸ ਦੇ ਕਹੇ ਵਿਚ ਆ ਕੇ ਖਡੂਰ ਵਾਸੀਆਂ ਨੌ ਇਕ ਵੇਰ 
ਗੁਰੂ ਅੰਗਦ ਦੇਵ ਨੂੰ ਨਗਰ ਛੱਡਣ ਲਈ ਮਜਬ੍ਰਰ ਕਰ ਦਿੱਤਾ ਸੀ । ਓਸੇ ਤਰ੍ਹਾਂ ਗੋਇੰਦਵਾਲ 
ਦੇ ਇਸ ਤਪੋ ਨੇ ਵੀ ਗੋਂਦੇ ਦੀ ਪਤਨੀ ਨੂੰ ਆਪਣੇ ਨਾਲ ਗੌਢ ਕੇ ਗੁਰੂ ਜੀ ਦਾ ਵਿਰੋਧ 
ਸ਼ੁਰੂ ਕਰ ਦਿੱਤਾ ਜੀ । ਇਤਨੀ ਮਾਨਤਾ ਹੌਣ ਉਤੋਂ ਵੀ ਇਹ ਤਪਾ ਅੰਦਰੇ” ਬੜਾ ਲੌਭੀ 
ਸੀ, ਜਿਸ ਦਾ ਉਲੌਖ ਗੁਰੂ ਰਾਮ ਦਾਸ ਜੀ ਨੂੰ ਇਸ ਸਲੋਕ ਰਾਹੀ” ਕੀਤਾ ਹੈ : 
ਅਗੌਦੇ ਸਤਭਾਉ ਨ ਦਿਚੋਂ ਪਿਛੌਦੇ ਆਖਿਆ ਕੰਮਿ ਨ ਆਵੇ । 
ਅਧ ਵਿਚਿ ਫਿਰੈ ਮਨਮੁਖ ਵੇਚਾਰਾ ਗਲੀ ਕਿਉ ਸੁਖੁ ਪਾਵੈ । 
ਜਿਸੁ ਅੰਦਰਿ ਪ੍ਰੀਤਿ ਨਹੀ ਸਤਿਗੁਰ ਕੀ ਸੁ ਕ੍ਰੜੀ ਆਵੈ ਕੂੜੀ ਜਾਵੇ । 
(ਪੈਨਾ : 305) 
ਇਸ ਦਾ ਪ੍ਰਸੰਗ ਇਉ” ਹੈ ਕਿ ਗੁਰੂ ਅਮਰ ਦਾਸ ਜੀ ਨੂੰ ਬਾਉਲੀ ਦੀ ਚੱਠ ਕੀਤੀ 
ਤਾਂ ਬੜਾ ਭਾਰੀ ਜਗ ਕੀਤਾ । ਇਸ ਜਗ ਵਿਚ ਸਾਰਿਆਂ ਨੂੰ ਨਿਓਤਾ ਦਿੱਤਾ । ਤਪੇ 
ਨੂੰ ਵੀ ਕਿਹਾ ਕਿ ਉਹ ਆ ਕੇ ਪ੍ਰਸ਼ਾਦ ਛਕ ਜਾਵੇ ਪਰ ਤਪੇਂ ਨੇ ਨਾਂਹ ਕਰ ਦਿੱਤੀ । 
ਗੁਰੂ ਜੀ ਨੇ ਜੇਠਾ ਜੀ ਦੇ ਹੱਥੀ” ਸੁਨੇਹਾ ਭੇਜਿਆ ਕਿ ਤਪਾ ਪ੍ਰਸ਼ਾਦ ਛਕਣ ਲਈ ਆਵੇ ਤਾਂ 
ਇਕ ਮੌਹਰ ਦੱਛਣਾ ਮਿਲੇਗੀ । ਤਪੇ ਨੇ ਫੋਰ ਨਾਂਹ ਕਰ ਦਿੱਤੀ । ਤਪੇ ਦਾ ਇੱਕ ਜ਼ੋਲਾ 
ਆ ਕੇ ਪ੍ਰਸ਼ਾਦ ਛਕ ਗਿਆ ਤੇ ਇੱਕ ਮੁਹਰ ਦੱਛਣਾ ਵਜੌ' ਲੰ ਗਿਆ। ਉਸਨੇ ਜਾ 
ਕੇ ਤਪੋਂ ਨੂੰ ਕਿਹਾ ਕਿ ਜੇ ਤੁਸੀ" ਵੀ ਮੋਰ ਨਾਲ ਜਾਂਦੇ ਤਾਂ ਦੋ ਮੁਹਰਾਂ ਆਉਣੀਆਂ ਸਨ । 
ਇਹ ਸੁਣ ਕੋ ਤਪੇ ਦੇ ਮੂੰਹ ਵਿਚ ਪਾਂਣੀ ਭੁਰ ਆਇਆ । ਉਹ ਆਪ ਤਾਂਨਾ ਗਿਆ 
ਪਰ ਆਪਣੇ ਪੁੱਤਰ ਨੂੰ ਲੰਗਰ ਦੇ ਪਿਛਲੇ ਪਾਸੇ ਦੀ ਦੀਵਾਰ ਉਤੋ” ਟਪਾ ਕੇ ਅੰਦਰ ਭੇਜ 
ਦਿੱਤਾ । ਕੌਧ ਉਤੋ' ਛਾਲ ਮਾਰਨ ਕਰਕੇ ਲੜਕੇ ਦੀ ਇਕ ਲੱਤ ਵੀ ਟੁੱਟ ਗਈ । ਲਕਾਂ ਨੋ 
ਜਦ ਤਪੋ ਦੇ ਲੜਕੇ ਦੀ ਇਹ ਹਾਲਤ ਦੇਖੀ ਤਾਂ ਉਸ ਦੀ ਖਿੱਲੀ ਉਡਾਈ ਤੇ ਫਿਟਕਾਰਾ 
ਪਾਈਆਂ । ਇਸ ਨਾਂਲ ਤਪੰ ਦੀ ਬੜੀ ਬਦਨਾਮੀ ਹੋਈ । ਗੁਰੂ ਜੀ ਨੇ ਤਪੇ ਦੇ ਇਕ 
ਹੌਰ ਕਕਰਮ ਵੱਲ ਵੀ ਸੰਕੇਤ ਕੀਤਾ ਹੈ ਜੋ ਉਸ ਨੇ ਮਰਵਾਹੇਂ ਦੇ ਪੁੱਤਰ ਨਾਲ ਅੰਦਰ 
ਛੁਪ ਕੋ ਕੀਤਾ ਸੀ ਅਤੇ ਪਕੜਿਆ ਗਿਆ ਸੀ । ਇਸ ਬਾਰੋਂ ਗੁਰੂ ਜੀ ਦਾ ਸਲੋਕ ਇਸ 
ਪ੍ਰਕਾਰ ਹੈ : 


ਨ 


58 ਗੁਰਹ ਰਾਮ ਦਾਸ 


“ਅਗੌਦੇ ਸਦਿਆ ਸਤੇ ਕੀ ਭਿਖਿਆ ਲਏ ਨਾਹੀ ਪਿਛੌਦੇ ਪਛੁਤਾਇ ਕੌ ਆਣਿ 
ਤਪੰ ਪੁਤੁ ਵਿਚ ਬਹਾਲਿਆ । ਖੌਚ ਲੌਗ ਸਭਿ ਹਸਣ ਲਗੇ ਤਪਾ ਲੱਭਿ ਲਹਿਰ ਹੈ 
ਗਾਲਿਆ । ਜਿਥੈ ਥੌੜਾ ਧਨ ਵੇਖੈ ਤਿਥੈ ਤਪਾ ਭਿਟੈ ਨਾਹੀ ਧਨਿ ਬਹੁਤੈ ਡਿਕੈ ਤਖੈ ਧਰਮ 
ਹਾਰਿਆ । ਭਾਈ ਏਹ ਤਪਾ ਨ ਹੌਵੀ ਬਗਲਾ ਹੈ ਬਹਿ ਸਾਧ ਜਨਾ ਵੀਚਾਰਿਆਂ ।...... 
ਮਹਾਪੁਰਖਾਂ ਕੀ ਨਿੰਦਾ ਕਾ ਵੇਖ ਜਿ ਤਪੇ ਨੋ ਫਲ ਲਗਾ ਸਭ ਗਇਆ ਤਪੇ ਕਾ ਘਾਲਿਆ । 
ਬਾਹਰਿ ਬਹੈ ਪੰਚਾਂ ਵਿਚਿ ਤਪਾ ਸਦਾਏ । ਅੰਦਰਿ ਬਹੈ ਤਪਾ ਪਾਪ ਕਮਾਏ । ਹਰਿ ਅੰਦਰਲਾ 
ਪਾਪੁ ਪੰਚਾ ਨੌ ਉਘਾ ਕਰ ਵੇਖਾਲਿਆ । 

(ਪੰਨਾ 315-16) 
ਤਪਾ ਗੁਰੂ ਜੀ ਦਾ ਪੱਕਾ ਵੈਰੀ ਬਣ ਗਿਆ ਸੀ। ਗੁਰ੍ਹ ਜੀ ਨੂੰ ਗੋਇੰਦਵਾਲ ਤੋ” 
ਕਢਾਉਣ ਲਈ ਉਸ ਨੇ ਗੱਦੇਦੇ ਪਰਿਵਾਰ ਉਤੇ ਬ੍ਰੀ ਤਰ੍ਹਾਂ ਪਟੂਪਾ ਲਿਆ। 
ਮਰਵਾਹੇ ਦੇ ਪੁੱਤਰ ਨੂੰ ਉਸ ਨੇ ਸਿਖਾਇਆ ਕਿ ਤੁਹਾਡੀ ਜ਼ਮੀਨ ਉਤੇ ਕਬਜ਼ਾ ਕਰਕੇ 
ਇਸ ਗੂਰੂ ਨੇ ਆਪਣਾ ਪਰਪੰਚ ਚਲਾ ਲਿਆ ਹੈ, ਇਸ ਲਈ ਉਸ ਨੂੰ ਏਥੋ" ਕਢਣਾ 
ਚਾਹੀਦਾ ਹੈ । ਉਸ ਦੇ ਸਿਖੇ ਸਿਖਾਏ ਹੀ ਮਰਵਾਰੋਂ ਦੇ ਪੁੱਤਰ ਨੇ ਗੁਰ੍ਹ ਜੀ ਨੂੰ ਕਿਹਾ ਕਿ 
ਇਸ ਜ਼ਮੀਨ ਦਾ ਮਾਮਲਾ ਦਿਓ ਜਾਂ ਇਸ ਨੂੰ ਖਾਲੀ ਕਰ ਜਾਉ, ਕਿਉਕਿ ਜਿਸ ਜ਼ਮੀਨ 
ਉਤੋਂ ਤੁਸਾਂ ਬਾਉਲੀ ਬਣਾਈ ਹੈ ਉਹ ਸਾਡੀ ਜੱਦੀ ਭੌ“ਹੈ। ਗੁਰੂ ਜੀ ਨੇ ਉਸ ਨੂੰ 
ਸਮਝਾਉਣ ਦਾ ਜਤਨ ਕੀਤਾ ਕਿ ਇਹ ਧਰਮ ਸਥਾਨ ਹੈ ਅਤੇ ਤਸੀ' ਵੀ ਜੋ ਚਾਹੋ ਤਾਂ 
ਲੰਗਰ ਵਿਚ ਆ ਕੇ ਰੌਜ਼ ਪ੍ਰਸ਼ਾਦ ਛਕ ਸਕਦੇ ਹੋ । ਮਰਵਾਹੋਂ ਦੇ ਪੁੱਤਰ ਨੂੰ ਇਹ ਸੁਣ 
ਕੇ ਬੜਾ ਗੁੱਸਾ ਆਇਆ ਉਸ ਨੇ ਆਪਣੇ ਪਿਉ ਨਾਲ ਗੱਲ .ਕੀਤੀ ਅਤੇ ਗੁਰ੍ਹ ਜੀ ਨੂੰ 
ਆਪਣੀ ਜ਼ਮੀਨ ਤੱ ਕਢਾਉਣ ਲਈ ਅਕਬਰ ਦੇ ਦਰਬਾਰ ਵਿਚ ਫ਼ਰਿਆਦੀ ਬਣ ਕੇ 
ਜਾਣ ਲਈ ਕਿਹਾ । ਮਰਵਾਹਾ ਆਪਣੇ ਨਾਲ ਇਕ ਨਫ਼ਰ (ਨੌਕਰ) ਨੂੰ ਲੈ ਕੇ ਅਕਬਰ 
ਬਾਦਸ਼ਾਹ ਦੇ ਦਰਬਾਰ ਵਿਚ ਹਾਜ਼ਰ ਹੋਇਆ । ਮੁਗਲਾਂ ਵੇਲੇ ਜਦ ਕੌਈ ਬੰਦਾ ਸ਼ਿਕਾਇਤ 
ਲੰ ਕੇ ਬਾਦਸ਼ਾਹ ਪਾਸ ਜਾਂਦਾ ਸੀ ਤਾਂ ਉਸ ਦੇ ਗਲੇ ਵਿਚ ਇਕ ਖਾਸ ਕਿਸਮ ਦਾ ਕਾਲਾ 
ਜੁੱਲਾ ਪਾਇਆ ਜਾਂਦਾ ਸੀ, ਜਿਸ ਤੋ ਬਾਦਸ਼ਾਹ ਉਸ ਦੇ ਹਾਜ਼ਰ ਹੋਣ ਦਾ ਭਾਵ ਸਮਝ 
ਲੰ"ਦਾ ਸੀ । ਇਹ ਜੁੱਲਾ ਬਹੁਤਿਆਂ ਦੇ ਵਰਤਣ ਕਰਕੇ ਮੈਲਾ ਤੋਂ ਜੂਆਂ ਨਾਲ ਭਰਿਆ 
ਹੈਂਦਾ ਸੀ । ੍ 
ਅਕਬਰ ਬਾਦਸ਼ਾਹ ਆਪਣੀਆਂ ਅੱਖਾਂ ਨਾਲ ਗਰ ਜੀ ਦੀ ਵਡਿਆਈ ਦੇਖ ਆਇਆ 
ਸੀ । ਉਸ ਨੂੰ ਪਤਾ ਸੀ ਕਿ ਇਹ ਲੋਕ ਗੁਰੂ ਜੀ ਨਾਲ ਲਾਗਤਬਾਜ਼ੀ ਕਰਦੇ ਹਨ । ਇਸ 
ਲਈ ਉਸ ਨੇ ਆਪਣੇ ਸਿਪਾਹੀਆਂ ਨੂੰ ਕਿਹਾ ਕਿ ਇਹਨਾਂ ਝੂਠੇ ਪਖੰਡੀਆਂ ਨੂੰ ਜੁੱਤੀਆਂ ਮਾਰੋ 
ਅਤੇਂ ਇਹਨਾਂ ਉਤ ਹੌਰ ਗੰਦ ਸੁਟ । ਗੁਰ ਜੀ ਹੋਠ ਲਿਖੋ ਸਲੌਕ ਵਿਚ ਕਹਿੰਦੇ ਹਨ ਕਿ 
ਕਿਵੇ ਉਹ ਬੇਮੁਖ ਮਰਵਾਹਾ ਆਪਣੇ ਨੌਕਰ ਸਮੌਤ ਜੁੱਤੀਆਂ ਖਾਂਦਾ ਹੋਇਅ” ਘਰ ਮੁੜਿਆ । 
ਅੱਗੋ" ਸੰਗਤ ਤੋਂ ਕੜਮਾਂ ਨੇ ਮੂੰਹ ਨਾ ਲਾਇਆ । ਤਦ ਉਸ ਦੀ ਵਹੁਟੀ ਤੇ ਭਤੀਜੀ 
ਆਈਆਂ ਤੇ ਉਹਨੂੰ ਘਰ ਲੌ ਗਈਆਂ : 
'ਮਲ ਜਰ ਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੌ ਨੌ ਪਾਇਆ । 


ਜੀਵਨ-ਪਰਕ ਹਵਾਲੇ ਤੇ ਰਚਨਾ ਦਾ ਸੁਮੇਲ 59 


ਪਾਸਿ ਨ ਦੇਇ ਕੋਈ ਬਹਿਣ ਜਗਤ ਮਹਿ ਗ੍ਰਹ ਪੜ ਸਗਵੀ ਮਲੁ ਲਾਇ ਮਨਮੁਥ੍‌ 
ਆਇਆ । ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿ ਕੇ ਭਜਿਆ ਓਥੌਭੀ ਮਹ 
ਕਾਲਾ ਚੁਹਾ ਵੇਮੁਖਾ ਦਾ ਕਰਾਇਆ । ਤੜ ਸੁਣਿਆ ਸਭਤ ਜਗਤ ਵਿਚਿ ਭਾਈ ਵੇਮੁਖੁ 
ਸਣ ਨਫਰੋ ਪਉਲੀ ਪਉਂਦੀ ਫਾਵਾ ਹੋਇ ਕੋ ਉਠਿ ਘਰ ਆਇਆ। ਅਗੈ ਸੰਗਤੀ 
ਕੜਮੀ ਵੇਮਖੁ ਰਲਣਾ ਨ ਮਿਲੰੰ ਤਾਂ ਵਹੁਟੀ ਭਤੀਜੀ ਫਿਰਿ ਆਣਿ ਘਰਿ ਪਾਇਆ । 
ਹਲਤੁ ਪਲਤੁ ਦੋਵੈ ਗਏ ਨਿਤ ਭੂਖਾ ਕੂਕੋ ਤਿਹਾਇਆ 1...ਜੌ ਨਿੰਦਾ ਕਰੇਂ ਸਤਿਗੁਰ ਪ੍ਰੇ 
ਕੀ ਸੋ ਸਾਚੈ ਮਾਰਿ ਪਟਾਇਆ ।” 
(ਪੰਨਾ 306) 
ਅਗਲੀ ਪਉੜੀ ਵਿਚ ਗੁਰ ਜੀ ਕਹਿੰਦੇ ਹਨ ਕਿ ਇਹ ਗੱਲ ਸੰਸਾਰ ਵਿਚ ਪ੍ਰਤੱਖ 
ਦਿਸ ਪੰ"ਦੀ ਹੈ ਤੇ ਲੌਕ ਮੌਨ ਲੰ'ਦੇ ਹਨ ਕਿ ਜੌ ਮੁਰਖ ਬੰਦੇ ਸੰਤ-ਜਨਾਂ ਨਾਲ ਟੱਕਰ ਲੰ'ਦੇ 
ਹਨ ਉਹ ਸੁਖ ਨਹੀ” ਪਾ ਸਕਦੇ । ਸੰਤ ਜਨ ਤਾਂ ਉਹਨਾਂ ਨੂੰ ਗੁਣ ਦੇਣਾ ਚਾਹੁੰਦੇ ਹਨ ਪਰ 
ਉਹ ਹੰਕਾਰ ਵਿਚ ਸੜਦੇ ਰਹਿੰਦੇ ਹਨ । ਜੇ ਧੁਰ ਤੋਂ ਹੀ ਉਹਨਾਂ ਦੇ ਮੰਦੇ ਭਾਗ ਲਿਖੇ ਹੋਏ . 
ਹਨ ਤਾਂ ਉਹ ਵਿਚਾਰੋ ਕਰ ਵੀ ਕੈ ਸਕਦੇ ਹਨ। 
(ਆਦਿ ਗ੍ਰੰਥ : 306) 
ਸਤਿਗੁਰਾਂ ਨਾਲ ਜੌ ਵੈਰ-ਵਿਰੋਧ ਦਾ ਲੇਖਾ ਕਰਦਾ ਹੈ, ਉਸ ਦਾ ਲੋਕ-ਪਰਲੌਕ 
ਸਾਰਾ ਗਰਕ ਜਾਂਦਾ ਹੈ। ਉਹ ਹਲਕਾਏ ਕੁੱਤੇ ਵਾਂਗ ਦੌਦ ਪੀ"ਹਦਾ, ਥੁੱਕਾਂ ਸੁਟਦਾ ਤੇ 
ਖਪਦਾ ਰਹਿੰਦਾ ਹੈ। ਉਹ ਮਾਇਆ ਇਕੱਠੀ ਕਰਨ ਦੇ ਚੱਕਰ ਵਿਚ ਰਹਿੰਦਾ ਹੈ, ਪਰ 
ਉਸ ਦਾ ਪਹਿਲਾਂ ਇਕੱਠਾ ਕੀਤਾ ਹੋਇਆ ਧਨ ਵੀ ਖ੍ੁਰਦ=ਬ੍ਰਰਦ ਹੋਂ ਜਾਂਦਾ ਹੈ। ਨਿਸ਼ਚਾ 
ਨਾ ਹੋਣ ਕਰਕੇ ਉਹ ਕਰਝ ਵੀ ਖੱਟ-ਖਰਚ ਨਹੀ” ਸਕਦਾ । ਨਿਰਵੈਰ ਨਾਲ ਵੈਰ ਕਮਾ 
ਕੇ ਉਹ ਸਾਰੇ ਜਗਤ ਦਾ ਪਾਪ ਆਪਣੇ ਸਿਰ ਉਤੋ ਲੰ'ਦਾ ਹੈ। ਨਿੰਦਿਆ ਕਰ ਕਰਕੇ 
ਉਸ ਦਾ ਮਰੰਹ ਦੁਖਣ ਲਗਦਾ ਹੈ । (ਬਹੁਤ ਬੋਲਣ ਨਾਲ) ਉਸ ਨੂੰ ਅੰਬ ਦਾ ਰੌਗ ਲਗਦਾ 
ਹੈ ਅਤੇ ਅੱਗੇ ਪਿਛੇ ਉਸ ਨੂੰ ਢੋਈ ਨਹੀ” ਮਿਲਦੀ । ਜੇ ਉਹ ਸੋਨੇ ਨੂੰ ਹੱਥ ਪਾਵੇ ਤਾਂ 
ਉਹ ਸਵਾਹ ਹੋ ਜਾਂਦਾ ਹੈ। ਪਰ ਜੇ ਉਹ ਗੁਰੂ ਦੀ ਸ਼ਰਨ ਆਵੇ ਤਾਂ ਹੀ ਉੱਸ ਦੇ ਪਿਛਲੇ 
ਸੰਗਣ ਬਖਸ਼ੇ ਜਾਂਦੇ ਹਨ ।... (ਆਦਿ ਗ੍ਰੰਥ : 307) 
ਇਥੋ ਗੁਰੂ ਜੀ ਇਕ ਇਤਿਹਾਸਕ ਹਵਾਲਾ ਦੇ'ਦੇ ਹਨ ਜਿਸ ਦਾ ਸੰਬੰਧ ਪਹਿਲੇ 
ਚਾਰ ਗੁਰੂਆਂ ਅਤੇ ਉਹਨਾਂ ਦੇ ਨਿੰਦਕਾਂ ਨਾਲ ਹੈ : 
ਗੁਰਿ ਬਾਬੇ ਫਿਟਕੇ ਸੌ ਫਿਟੇ ਗੁਰਿ ਅੰਗਦਿ ਕੀਤੇ ਕ੍ਰੜਿਆਰੇ । 
ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏੰਨਾ ਵੇਚਾਰੇ । 
ਗੁਰਿ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੋ । 
ਕੋਈ ਪੁਤ ਸਿਖੁ ਸੋਵਾ ਕਰੇ ਸਤਿਗੁਰ ਕੀ ਤਿਸੁ ਕਾਰਜ ਸਭਿ ਸਵਾਰੇ । 
(ਆਦਿ ਗ੍ਰੰਥ : 307) 
ਗਉੜੀ ਰਾਗ ਦੀ ਵਾਰ ਵਿਚਥਾਂ ਥਾਂ ਤੋਂ ਗੁਰੂ ਰਾਮ ਦਾਸਜੀ ਨੇ ਗੁਰਹ ਦੀ 
ਵਡਿਆਈ ਅਤੇ ਨਿੰਦਕਾਂ ਦੀ ਦੁਸ਼ਟਤਾ ਦੇ ਉਦਾਹਰਣ ਦਿੱਤ ਹਨ । ਸੱਚੇ ਝ੍ਠੇ ਬੰਦਿਆਂ 


60 ___ ਗੁਰ ਰਾਮ ਦਾਸ 


ਦਾ ਅੰਤਰ-ਨਿਖੌੜ ਕਰਦੋ ਹੋਏ ਗੁਰ ਜੀ ਦੱਸਦੇ ਹਨ ਕਿ ਸੱਚੇ ਤੋਂ ਝੂਠੇ ਬੰਦਿਆਂ ਦਾ ਜੀਵਨ- 
ਢੰਗ ਹੀ ਵਖਰਾ ਵਖਰਾ ਹੁੰਦਾ ਹੈ : 
ਜਿਨ ਕੇ ਚਿਤ ਕਠੋਰ ਹਹਿ ਸੋ ਬਹਹਿ ਨ ਸਤਿਗ੍ਰਰ ਪਾਸਿ । 
ਓਥੈ ਸਚੁ ਵਰਤਦਾ ਕ੍ਰੜਿਆਰਾ ਚਿਤ ਉਦਾਸਿ । 
ਓਇ ਵਲ ਛਲ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕਰੜਿਆਰਾ ਪਾਸਿ । 
(ਆਦਿ ਗ੍ਰੰਥ : 314) 
ਗੁਰਸਿਖਾਂ ਨੂੰ ਸਤਿਗਰ ਦੀ ਵਡਿਆਈ ਹੀ ਚੰਗੀ ਲਗਦੀ ਹੈ : 
ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ । 
ਹਰਿ ਰਾਖ੍ਹੁ ਪੈਜ ਸਤਿਗੁਰੂ ਕੀ ਨਿਤ ਚੜੇ ਸਵਾਈ । 
ਗੁਰ ਸਤਿਗ੍ਰਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛੜਾਈ । 
ਜਿਨੀ ਡਿਠਾ ਮੋਰਾ ਸਤਿਗੁਰੁ ਭਾਉ ਕਰਿ ਤਿਨ ਕੇ ਸਭਿ ਪਾਪ ਗੌਵੀਈ 
(ਆਦਿ ਗ੍ਰੰਥ : 3 10) 
ਗੁਰ੍ਹ ਜੀ ਮੁੜ ਮੁੜ ਉਹਨਾਂ ਲੌਕਾਂ ਦੀ ਵਡਿਆਈ ਕਰਦੇ ਹਨ ਜੋ ਗੁਰ ਦੇ ਸਿੱਖ 
ਹਨ । ਉਹ ਕਹਿੰਦੇ ਹਨ ਕਿ ਇਹਨਾਂ ਦੇ ਹਿਰਦੇ ਵਿਚ ਹਰਿ ਵੱਸਿਆ ਹ੍ਰੰਦਾ ਹੈ। “ਹਰਿ 
ਦਰਗਹਿ ਤੇ ਮੁਖ ਉਜਲੇ ਤਿਨ ਕਉ ਸਭਿ ਦੇਖਣ ਜਾਹਿ ।...ਉਹ ਆਪ ਤਰੇਂ ਸਭ ਕ੍ਰ ਟੰਬ 
ਸਿਉ ਤਿਸ ਪਿਛੰ ਸਭ ਜਗਤ ਛਡਾਹਿ ।' 
(ਪੰਨਾ : 310) 
ਗੁਰੂ ਜੀ ਪ੍ਰੀ ਦਿ ਅਤੇ ਸੋਵੇਦਨਸ਼ੀਲਤਾ ਨਾਲ ਸਤਿਗੁਰ ਦਾ ਪੱਖ ਪੇਸ਼ 
ਕਰਦੇ ਹਨ : 
ਸਾ ਧਰਤੀ ਭਦੀ ਹਰਿਆਵਲੀ ਜਿਥੇ ਮੌਰਾ ਸਤਿਗੁਰੁ ਬੈਠਾ ਆਇ । 
ਸੈ ਜੈਤ ਭਏ ਹਰੀਆਵਲੇ ਜਿਨੀ ਮੋਰਾ ਸਤਿਗ੍ਰਰੁ ਦੇਖਿਆ ਜਾਇ । . 
ਧਨੁ ਧੰਨ੍ਹਿ ਪਿਤਾ ਧਨ ਧੰਨ ਕੁਲੁ ਧਨੁ ਪਨ ਸੁ ਜ਼ਨਨੀ ਜਿਨਿ ਗੁਰ ਜਾਇਆ 
ਮਾਇ । (ਪੰਨਾ : 310) 
ਸਿਰਜਨਹਾਰ ਆਪ ਸਤਿਗੁਰ ਦੇ ਵੱਲ ਹੈ। ਇਸ ਲਈ ਸਤਿਗੁਰ ਦੀ ਵਡਿਆਈ 
ਤੱਕ ਕੌਈ ਨਹੀ” ਪਹੁੰਚ ਸਕਦਾ । ਸਤਿਗੁਰ ਦੇ ਪਿਛੇ ਲਗ ਕੇ ਸਭ ਤਰ ਜਾਂਦੇ ਹਨ। 
ਪ੍ਰ ਜੌ ਸਤਿਗੁਰ ਦਾ ਮੰਦਾ ਚਿਤਵਦਾ ਹੈ ਉਹ ਕਰਤਾਰ ਦੀ ਕਰੋਪੀ ਦਾ ਸ਼ਿਕਾਰ ਹੰਦਾ ਹੈ ; 
ਸਤਿਗੁਰ ਪੁਰਖ ਅਗਮੁ ਹੈ ਜਿਸ ਔਦਰਿ ਹਰਿ ਉਰਿਧਾਰਿਆਂ । 
ਸਤਿਗੁਰ ਨੰ ਅਪੜਿ ਕੋਇ ਨ ਸਕਦੀ ਜਿਸ੍ਹ ਵਲਿ ਸਿਰਜਣਹਾਰਿਆ । 
ਸਤਿਗੁਰੂ ਕਾ ਖੜਗੁ ਸੌਜੌਉ ਹਰਿ ਭਗਤਿ ਹੈ ਜਿਤ ਕਾਲ ਕਟੌਕ 
ਮਾਰਿ ਵਿਡਾਰਿਆ । 
ਸਤਿਗੁਰ੍ਹ ਕਾ ਰਖਣਹਾਰਾ ਹਰਿ ਆਪਿ ਹੈ ਸਤਿਗੁਰੂ ਕੈ ਪਿਛੈ ਹਰਿ 
ਸਭਿ ਉਬਾਰਿਆ । 


ਜੀਵਨ-ਪਰਕ ਹਵਾਲੇ ਤੋਂ ਰਚਨ। ਦਾ ਸੁਮੌਲ 61 


ਜੌ ਮੰਦਾ ਚਿਤਵੈ ਸਤਿਗੁਰੂ ਕਾ ਸੋ ਆਪਿ ਉਪਾਵਣਹਾਰੌ ਮਾਰਿਆ । 
(ਪੰਨਾ 2 312) 
ਨਿੰਦਕਾਂ ਪਾਸੋ ਹਰੀ ਲੱਖਾ ਮੰਗਦਾ ਤੇ ਉਹਨਾਂ ਨੂੰ ਬੜੀ ਵੱਡੀ ਸਜ਼ਾ ਦੋ'ਦਾ ਹੈ । 
ਸੌ ਨਿੰਦਕ ਜਿੱਸ ਤਰ੍ਹਾਂ ਦਾ ਕਰਮ ਕਰਦਾ ਹੈ ਉਸ ਤਰ੍ਹਾਂ ਦਾ ਹੀ ਉਸ ਨੂੰ ਫਲ ਮਿਲਦਾ 
ਹੈ।...ਅਜਿਹੇ ਨਿੰਦਕਾਂ ਨਾਲੋ” ਤਾਂ ਟੁਟੀ ਹੀ ਭਲੀ, ਜਿੰਨ੍ਹਾਂ ਦੇ ਅੰਦਰ ਮੌਹ-ਮਾਇਆ ਦਾ 
ਪਿਆਰ ਹੌਦਾ ਹੈ। ਉਹ ਕੂੜ ਹੀ ਉਚਰਦੇ ਤੇ ਕੂੜ ਦੀ ਕਮਾਈ ਕਰਦੇ ਹਨ ।...ਪਰ 
ਭਗਤ ਜਨ ਜੌ ਕੁਝ ਮੁਖ ਬੋਲਦੇ ਹਨ ਉਹ ਬਚਨ ਸੱਚੇ ਹੁੰਦੇ ਹਨ ਤੇ ਸਾਰੇ ਲੌਕ ਉਹਨਾਂ 
ਦੀ ਗੱਲ ਸੁਣਦੇ ਹਨ । ਮ੍ਰਰਖ ਬੰਦੇ ਸੁਖ ਨਹੀ ਪਾ ਸਕਦੋ, ਕਿਉਕਿ ਉਹ ਸੰਤਾਂ ਨਾਲ 
ਆਢਾ ਲਾਉ'ਦੇ ਹਨ । ਸੰਤ ਤਾਂ ਉਹਨਾਂ ਨੂੰ ਗੁਣ ਦੇਣਾ ਚਾਹੁੰਦੇ ਹਨ, ਪਰ ਉਹ ਹੰਕ!ਰ 
ਵਿਚ ਸੜਦੇ ਰਹਿੰਦੇ ਹਨ । ਜਿਨ੍ਹਾਂ ਦੇ ਕਰਮ ਹੀ ਧਰ ਤੋ' ਮਾੜੇ ਲਿਖੋਂ ਗਏ ਹੋਣ ਉਹ ਕਰ 
ਵੀ ਕੀ ਸਕਦੇ ਹਨ ।...ਜਿਸ ਰੁਖ ਨੂੰ ਮੁਢ ਤੱ ਹੀ ਕਟਿਆ ਜਾਵੇ ਉਸ ਦੀਆਂ ਡਾਲੀਆਂ 
ਸੁਕ ਜਾਂਦੀਆਂ ਹਨ । ਉਹੀ ਹਾਲ ਇਹਨਾਂ ਦਾ ਹੁੰਦਾ ਹੈ । 
(ਪੰਨਾ : 316-17) 
ਅੱਡ ਅੱਡ ਗੱਦੀਆਂ ਲਗਾ ਕੇ ਆਪਣੀ ਸਿੱਖੀ ਸੋਵਕੀ ਬਨਾਉਣ ਵਾਲਿਆਂ ਤੋਂ' ਵੀ 
ਗੁਰ ਜੀ ਸਿੱਖਾਂ ਨੂੰ ਖਬਰਦਾਰ ਕਰਦੇ ਹਨ ਤੇ ਕਹਿੰਦੇ ਹਨ ਜੋ ਕੋਈ ਅਜਿਹਾ ਬੰਦਾ ਸਿੱਖਾਂ 
ਨੂੰ ਆਪਣੇਂ ਪਿੱਛੇ ਲਗਾਉਣਾ ਚਾਹੇ, ਤਾਂ ਕੋਈ ਸਿੱਖ ਉਸ ਦੇ ਨੇੜੇ ਨਹੀ" ਢ੍ਰਕੇਗਾ । ਹਾਂ, 
ਜਿਹੜਾ ਅਗਿਆਕਾਰੀ ਹੋ ਕੌ ਸਤਿਗੁਰ ਦੀ ਦਿਲ ਨਾਲ ਸੋਵਾ ਕਰਦਾ ਹੈ, ਉਸ ਦੇ ਅੱਗੇ 
ਸਿੱਖ ਸਿਰ ਸੁਟ ਕੇ ਕੌਮ ਕਰੀ ਜਾਣਗੇ, ਕਿਉਕਿ ਉਸ ਪਾਸ” ਇਹ ਖਤਰਾ ਨਹੀ” ਹ੍ਰੰਦਾ ਕਿ 
ਉਹ ਵਖਰੀ ਗੱਦੀ ਬਣਾ ਲਵੇਗ' : 
ਵਿਣ ਸਤਿਗ੍ਰਰ ਕੇ ਹੁਕਮੈ ਜਿ ਗ੍ਰਰਸਿਖਾਂ ਪਾਸਹ ਕੌਮ ਕਰਾਇਆ ਲੋੜੇ 
ਤਿਸ਼ ਗ੍ਰਜਿਖੁ ਫਿਰਿ ਨੇੜਿ ਨ ਆਵੈ । ਗੁਰ ਸਤਿਗ੍ਰ ਆਗੈ 
ਕੌ ਜੀਉ ਲਾਇ ਘਾਲ ਤਿਸੁ ਅਗੇ ਗ੍ਰਰਸਿਖ ਕਾਰ ਕਮਾਵੈ । 
ਜਿ ਠਗੀ ਆਵੇ ਠਗੀ ਉਠਿ ਜਿ ਤਿਸੁ ਨੇੜੈ ਗੁਰਸਿਖ ਮੂਲਿ ਨ ਆਵੈ । 
(ਪੰਨਾ : 317) 
ਇਸ ਵਾਰ ਵਿਚ ਇਕ ਪਾਸੋ ਸਤਿਗੁਰ, ਸੰਗਤ, ਬਾਣੀ, ਸੱਚੇ ਸੋਵਕ ਤੇ ਗੁਖਮੁਖ ਦੀ 
ਰਹਿਣੀ-ਬਹਿਣੀ ਦੀ ਵਿਆਖਿਆ ਤੇ ਉਹਨਾਂ ਦਾ ਗੁਣ-ਗਾਣ ਕੀਤਾ ਗਿਆ ਹੈ। ਦਰਜੇ 
ਪਾਸੇ ਨਿੰਦਕਾਂ, ਦੁਸ਼ਟਾਂ, ਗ੍ਰੜਿਆਰਾਂ, ਗੁਰੂਦੌਖੀਆਂ, ਪਖੰਡੀਆਂ, ਦੁਰਮਤੀਆਂ, ਭੇਂਖੀਆਂ, 
ਚੁਗਲਖੌਰਾਂ, ਗਲ-ਫਰੌਸ਼ਾ ਤੇ ਮਨਮੁਖਾਂ ਦੀ ਬੜੇ ਕਰੜੇ ਸ਼ਬਦਾਂ ਵਿਚ ਆਲੌਚਨਾਂ ਕੀਤੀ 
ਗਈ ਹੈ। ਇਸ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਇਹ ਕੌਈ ਇਤਫਾਕੀਆ ਜਾਂ 
ਸਾਧਾਰਨ ਜਿਹੀਆਂ ਗੱਲਾਂ ਨਹੀ', ਸਗੋ' 'ਬਹਮ ਵਿਚਾਰ' ਹਨ । ਇਹ ਅਟੱਲ ਸਚਾਈਆਂ 
'ਹਰਿ ਕੀਆ ਬਾਤਾਂ' ਹਨ, ਕਿਉਕਿ 'ਇਹ ਅਖਰੁ ਤਿਨਿ ਆਖਿਆ ਜਿਨ ਜਗਤ ਸਭ 
ਉਪਾਇਆ । 'ਹਰੀ ਨੂੰ ਵੀ ਇਹੀ ਮਨਜ਼੍ਹਰ ਹੈ ਕਿ 'ਹਰਿ ਬਾਂਤਾਂ ਆਖਿ ਸੁਣਾਏ ਨਾਨਕੁ _ 
ਹਰਿ ਕਰਤੋ ਏਵੈ ਭਾਵੈ ।' ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਸਾਹਮਣੇ ਵਾਪਰੀਆਂ ਹੋਈਆਂ 


62 ਰ ਗੁਰ ਰਾਮ ਦਾਸ 


ਘਟਨਾਵਾਂ ਨੂੰ ਗੁਰਬਾਣੀ ਦੇ ਸਿਧਾਂਤਾਂ ਅਨੁਸਾਰ ਪੁਰਖ ਕੌ ਉਹਨਾਂ ਨੂੰ ਅਟੱਲ ਸਚਾਈਆਂ ਦੇ 
ਰੂਪ ਵਿਚ ਪੇਸ਼ ਕੀਤਾ ਹੈ । ਜਾਨਾ 
'ਛੱਕੇ ਛੱਤ' ਵਿਚ ਗੁਰੂ ਜੀ ਨੇ ਇਹ ਦੱਸਿਆ ਹੈ ਕਿ ਇਹ ਕੌਈ ਨਵੀ" ਜਾਂ 
ਅਲੌਕਾਰੀ ਗੱਲ ਨਹੀ” ਹੈ । ਇਤਿਹਾਸ ਵਿਚ ਪਹਿਲਾਂ ਵੀ ਇਉ" ਹੁੰਦਾ ਆਇਆ ਹੈ । ਹਰ 
ਜੁਗ ਵਿਚ ਭਗਤ ਪੈਦਾ ਹੁੰਦੇ ਰਹੋ ਹਨ, ਦਰਜੇ ਪਾਸੋ ਇਹਨਾਂ ਦੇ ਵਿਰੋਧੀ । ਆਖਰ ਸੱਚ ਦੀ 
ਹੀ ਜਿੱਤ ਹ੍ਰੰਦੀ ਰਹੀ ਹੈ । ਇਤਿਹਾਸ ਇਸ ਦਾ ਗਵਾਹ ਹੈ : 
ਹਰਿ ਜਗ ਜੁਗੁ ਭਗਤ ਉਪਾਇਆ ਪੰਜ ਰਖਦਾ ਆਇਆ ਰਾਮ ਰਾਜੇ । 
ਹਰਣਾਖਸ੍ਲ ਦੁਸਟ ਹਰਿ ਮਾਰਿਆ ਪ੍ਰਹਲਾਦ ਤਰਾਇਆ । 
ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖ ਲਾਇਆ । 
ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛੁਡਾਇਆ । 
(ਪੰਨਾ : 451) 
ਤੁਖਾਰੀ ਰਾਗ ਵਿਚ ਗੁਰ੍ਹ ਜੀ ਨੇ ਆਪਣੇ ਜੀਵਨ ਦੀ ਇਕ ਇਤਿਹਾਸਕ ਯਾਤਰਾ 
ਬਿਆਨ ਕੀਤੀ ਹੈ, ਜਦ ਗੂਰ੍ਹ ਅਮਰ ਦਾਸ ਜੀ ਦੇ ਨਾਲ ਉਹ ਆਪ, ਬੀਬੀ ਭਾਨੀ ਅਤੇ 
ਕੁਝ ਸਿੱਖ ਹਰਿਦਵਾਰ ਦੀ ਯਾਤਰ ਨੂੰ ਗਏ ਸਨ । ਇਸ ਯਾਤਰਾ ਦਾ ਕੁਝ ਬਿਆਨ ਪਹਿਲਾਂ 
ਵੀ ਹੋ ਚੁਕਾ ਹੈ । ਰ 
ਗੁਰੂ ਐਗਦ ਦੇਵ ਜੀ ਨਾਲ ' ਮੇਲ ਹੋਣ ਤੋ" ਪਹਿਲਾਂ ਗੂਰੂ ਅਮਰ ਦਾਸ ਜੀ 19 
ਵਾਰੀ ਤੀਰਥਾਂ ਦੀ ਯਾਤਰਾ ਕੱਰ ਚਕੇ ਸਨ ਪਰ ਗੁਰੂ ਜੀ ਨਾਲ ਮੋਲ ਹੋਣ ਦੋ ਬਾਅਦ 
ਤੀਰਥ-ਯਾਤਰਾ ਦੀ ਕੋਈ ਲੜ ਹੀ ਨਹੀ“ ਸੀ ਰਹੀ, ਕਿਉਕਿ ਗੁਰੂ ਤੋ" ਵੱਡਾ ਹੋਰ ਤੀਰਥ 
ਕੀ ਹੋ ਸਕਦਾ ਹੈ । ਗੁਰਵਾਕ ਅਨੁਸਾਰ 'ਅਠਸਠਿ ਯੀਰਥ ਗੁਰ ਸਬਦਿ ਦਿਖਾਏ ਤਿਤ 
ਨਾਤੇ ਮਲ ਜਾਏ ।' ਸੋ ਇਹ ਯਾਤਰਾ ਲੋਕਾਂ ਦੇ ਉਧਾਰ ਦੀ ਖਾਤਰ ਕੀਤੀ ਗਈ ਸੀ । 
ਰਸਤੇ ਵਿਚ ਭੇਵਾ, ਕ੍ਰ੍ਹਕਸ਼ੇਤਰ ਤੇ ਹਰਿਦਵਾਰ ਵਿਖੋ ਆਪ ਦੀ ਭੇਟ-ਵਾਰਤਾ ਪੰਡਤਾਂ, 
ਜੌਗੀਆਂ, ਸੰਨਿਆਸੀਆਂ, ਛੇ ਦਰਸ਼ਨ ਤੇ ਮਤ-ਮਤਾਂਤਰ ਦੇ ਉਪਾਸਕਾਂ ਨਾਲ ਹੰਈ । ਇਹਨਾਂ 
ਗੌਸ਼ਟੀਆਂ ਦਾ ਮਹੱਤਵ ਦੱਸਦੇ ਹੋਏ ਗੁਰੂ ਰਾਮ ਦਾਸ ਜੀ ਇਸ ਯਾਤਰਾ ਨੂੰ ''ਗੋਸ਼ਟ ਢੇਆ' 
ਕਹਿੰਦੇ ਹਨ, ਕਿਉਕਿ ਜੌ ਲੌਕ ਇਸ ਯਾਤਰਾ ਵਿਚ ਸ਼ਾਮਲ ਹੋਏ ਜਾ! ਜਿਨ੍ਹਾਂ ਨੂੰ ਵ ਤੀਜੇ 
ਗੁਰੂ ਜੀ ਦੇ ਵਿਚਾਰ ਸੁਣਨ ਦਾ ਅਵਸਰ ਮਿਲਿਆ, ਉਹਨਾਂ ਨੇ ਕਰਮ-ਕਾਂਡ, ਬ੍ਰਤ-ਪ੍ਰਜਾ 
ਜਾਂ ਤੀਰਥ-ਅਸ਼ਨਾਨ ਬਾਰੇ ਆਪਣੇ ਪੁਰਾਣੇ ਵਿਚਾਰ ਤਿਆਗ ਕੇ ਗੁਰੂ ਦੇ ਵਿਚਾਰਾਂ ਨੂੰ 
ਗ੍ਰਹਿਣ ਕਰ ਲਿਆ ਅਤੇ ਸੱਚ ਦੇ ਧਾਰਣੀ ਬਣੇ : 
ਤੀਰਥ ਉਦਮੁ ਸਤਿਗੁਰ ਕੀਆ ਸਭ ਲਕੇ ਉਧਰਣੇ ਅਰਥਾਂ । 
ਮਾਰਗ ਪੰਥਿ ਚਲੋਂ ਗੁਰ ਸਤਿਗੁਰ ਸੰਗ ਸਖਾ । 
ਜੌਗੀ ਦਿਗੰਬਰ ਸੰਨਿਆਸੀ ਖਟੁ ਦਰਸਨ ਕਰਿ ਗਏ ਗੋਸਟ ਢੇਆ । 
(ਪੰਨਾ : 1116) 
ਗੁਰ੍ਹ ਜੀ ਨੂੰ ਯਾਤਰਾ ਉਤੋਂ ਜਾਂਦੇ ਦੇਖ ਕੇ ਰਸਤੇ ਵਿਚ ਹੌਰ ਕਈ ਲੰਕ ਉਹਨਾਂ ਨਾਲ 


-- 


ਜੀਵਨ=ਪਰਕ ਹਵਾਲੇ ਤ ਰਚਨਾ ਦਾ ਸੁਮੇਲ 63 


ਸ਼ਾਮਲ ਹੌੌਦੇ ਗਏ । ਇਸ ਨਾਲ ਉਹਨਾਂ ਨੂੰ ਇਹ ਲਾਭ ਵੀ ਹੋਇਆ ਕਿ ਗੁਰ ਜੀ ਦੇ ਨਾਲ 
ਹੌਣ ਕਾਰਣ ਉਹਨਾਂ ਨੂੰ ਜਜ਼ੀਆ ਨਾ ਦੇਣਾ ਪਿਆ । ਗੋਸ਼ਟੀਆਂ ਦੇ ਕਾਰਨ ਆਤਮਕ ਲਾਭ 
ਵੀ ਹੋਇਆ ਅਤੇ ਯਾਤਰਾ ਦਾ ਮਨੌਰੰਜਨ ਵੀ । ਗੁਰੂ ਜੀ ਨਾਲ ਇਤਨੀ ਭਾਰੀ ਸੰਗਤ ਦੇਖ 
ਕੇ ਜ਼ਕਾਤੀਆਂ ਨੂੰ ਜ਼ਕਾਤ ਲੰਣ ਦੀ ਹਿੰਮਤ ਹੀ ਨਾ ਹੋਈ : 

ਸਭ ਮੌਹੀ ਦੇਖ ਦਰਸਨ ਗਰ ਸੰਤ ਕਿੰਨੋਂ ਆਢ ਨ ਦਾਮ ਲਝਿਆ । 

ਆਢ ਦਾਮ ਕਿਛ ਪਇਆ ਨ ਬੌਲਕ ਜਾਗਾਤੀਆ ਮੌਹਨ ਮੰਦਣਿ ਪਈ । 

ਭਾਈ ਹਮ ਕਰਹ ਕਿਆ ਕਿਸ ਪਾਸਿ ਮਾਂਗਹ ਸਭ ਭਾਗਿ ਸਤਿਗੁਰ ਪਿਛੋਂ 


ਰ ਪਈ । 
ਜਾਗਾਤੀਆ ਉਪਾਵ ਸਿਆਣਪ ਕਰਿ ਵੀਚਾਰੁ ਡਿਠਾ ਭੰਨਿ ਬੌਲਕਾ ਸਭਿ 
ਉਠਿ ਗਇਆ । ਰ੍ (ਪੰਨਾ : 1117) 


ਜੇਠਾ ਜੀ ਦਾ ਮਲ ਗੁਰੂ ਅਮਰ ਦਾਸ ਜੀ ਨਾਲ ਕਿਸ ਹਾਲਤ ਵਿਚ ਹੋਇਆ ਸੀ _ 
ਅਤੇ ਸੱਚੇ ਗੁਰੂ ਨਾਲ ਮੇਲ ਦਾ ਸਦਕਾ ਉਹ ਕਿਸ ਹਾਲਤ ਤੌ" ਕਿਥੇ ਜਾ ਪਹੁੰਚੇ ਸਨ । 
ਇਸ ਦਾ ਪਤਾ ਰਾਗ ਗਉੜੀ ਵਿਚ ਲਿਖੀਆਂ ਆਪਣੀਆਂ ਉਹਨਾਂ ਤੁਕਾਂ ਤੋ" ਮਿਲਦਾ ਹੈ 
ਜਿੰਨ੍ਹਾਂ ਵਿਚ ਆਪ ਗੁਰੂ ਜੀ ਪ੍ਰਤੀ ਕਿਰਤਗਤਾ ਦਸਦੇ ਹੋਏ ਕਹਿੰਦੇ ਹਨ ਕਿ ਕਿਵੇ" ਗੁਰੂ 
ਜੀ ਨੇ ਰੁਲਦੇ ਫਿਰਦੇ ਕੀੜਿਆਂ ਨੂੰ ਵੀ ਉੱਚੀ ਪਦਵੀ ਦੇ ਕੇ ਵਡਿਆਇਆ : 

ਜੌ ਹਮਰੀ ਬਿਧਿ ਹੌਤੀ ਮੌਰੇ ਸਤਿਗੁਰਾਂ ਸਾ ਬਿਧਿ ਤੁਮ ਹਰਿ ਜਾਣਹੁ ਆਪੇ । 

ਹਮ ਰੁਲਤੇ ਫਿਰਤੇ ਕੋਈ ਬਾਤ ਨ ਪ੍ਰਛਤਾ ਗਰ ਸਤਿਗੁਰ ਸੰਗਿ ਕੀਰੇ ਹਮ ਥਾਪੇ । 

ਰ (ਪੰਨਾ : 167) 

ਗੂਰੂ ਜੀ ਦੋ ਦਰਬਾਰ ਵਿਚ ਪਹੁੰਚ ਕੇ ਜੇਠਾ ਜੀ ਨੌ ਜੌ ਘਾਲ-ਕਮਾਈ ਕੀਤੀ ਅਤੇ 
ਜਿਸ ਆਤਮਕ ਤੋ ਸਮਾਜਕ ਵਡਿਆਈ ਦੇ ਪਾਤਰ ਉਹ ਬਣੇ, ਇਸ ਦਾ ਗਿਆਨ ਆਪ ਦੀ 
ਰਚੀ ਬਾਣੀ ਤੋ ਭਲੀ-ਭਾਂਤ ਹੋ ਜਾਂਦਾ ਹੈ । ਏਥੇ ਹੀ ਆਪ ਦੀ ਕੁੜਮਾਈ ਤੋਂ ਫੇਰ ਸ਼ਾਂਦੀ ਵੀ 
ਹੋਈ । ਗੁਰਬਾਣੀ ਵਿਚ ਵੀ ਜੀਵਨ ਦਾ ਆਦਰਸ਼ ਪਰਮੋਸ਼ਰ-ਪਤੀ ਨਾਲ਼ ਜੀਵ-ਇਸਤਰੀ 
ਦਾ ਮੋਲ ਮੰਨਿਆ ਗਿਆ ਹੈ । ਇਸ ਮੌਲ ਨੂੰ ਮੁਕੌਮਲ ਕਰਨ ਲਈ ਜੀਵਨ ਵਿਚ ਕੀਤੀ 
ਤਿਆਰੀ ਨੂੰ ਕੁੜਮਾਈ, ਲਗਨ, ਲਾਵਾਂ ਆਦਿ ਅਲੰਕਾਰਾਂ ਦੀ ਵਰਤੌ' ਕਰਕੇ ਆਪ ਨੰ 
ਦੱਸਿਆ ਹੈ ਕਿ ਕਿਵੇ' ਗਰ ਦੇ ਮੰਲ ਦਵਾਰਾ ਸਰੀਰ ਰ੍ਰਪੀ ਸੋਜ ਆਰਾਮ ਵਾਲੀ ਹੋਂ ਜਾਂਦੀ 
ਹੈ । ਗਰਬਾਣੀ ਦਵਾਰਾ ਵਿਆਖਿਆ ਗਿਆ ਹਰੀ-ਪਤੀ ਦਾ ਸੋਕਲਪ ਸਰੀਰ ਨੂੰ ਆਰਾਮ 
ਦੋਣ ਲਗਦਾ ਹੈ ਤੇ ਬਾਣੀ ਤ' ਜੋ ਤੱਤ-ਗਿਆਨ ਮਿਲਦਾ ਹੈ ਉਸ ਨਾਲ ਹਰੀ ਦੇ ਮੌਲ 
ਦੀਆਂ ਮੌਜਾਂ ਮਾਣੀਆਂ ਜਾਂਦੀਆਂ ਹਨ । ਇੱਕ ਥਾਂ ਆਪ ਨੇ ਗੁਰ੍ਹ ਨੂੰ ਕੁੜਮ ਵੀ ਕਿਹਾ ਹੈ, 
ਕਿਉਕਿ ਉਹ ਜੀਵ-ਰਰਪ ਇਸਤਰੀ ਤੇ ਈਸ਼ਵਰ ਦਾ ਮੋਲ ਕਾਰਣ ਵਾਲਾ ਹੈ ।' ਇਸ ਮੌਲ 
ਰਾਹੀ' ਜਨਮ ਜਨਮ ਦੇ ਵਿਛੜੇ ਮਿਲਦੇ ਹਨ । ਜਦ ਲਗਨ ਕੱਢਾਇਆ ਜਾਂਦਾ ਹੈ ਤਾਂ 
ਜੀਵ-ਰੂਪੀ ਇਸਤਰੀ ਦਾ ਮਨ ਉਤਸ਼ਾਹ ਨਾਲ ਭਰ ਜਾਂਦਾ ਹੈ। ਇਸ ਅਵਸਥਾ ਤੱ” ਸ਼ੁਰ੍ਹ 


1. ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਰਾਮ । (ਪੌਨਾ 773) 


64 ਗੁਰ ਰਾਮ ਦਾਸ 


ਹੋ ਕੇ, ਨਿਵ੍ਰਿਤੀ ਤੱ ਪ੍ਰਵ੍ਰਿਤੀ ਦੀਆਂ ਪੌੜੀਆਂ ਤੈ ਕਰਦੇ ਹੋਏ, ਚਾਰ ਲਾਵਾਂ ਦੀ ਰਚਨਾ 
ਰਾਹੀ, ਆਧ ਨੇ ਇਹ ਦੱਸਿਆ ਹੈ ਕਿ ਇਸਤਰੀ ਪੁਰਸ਼ ਦੀ ਵਿਆਹੁਤਾ ਜ਼ਿੰਦਗੀ ਕਿਵੇ” 
ਹਰੀ ਤੇ ਆਤਮਾ ਦੇ ਮੋਲ ਦੋ ਨਮੂਨੇ ਉਤੇ ਢਲਣੀ ਹੈ । ਕੁੜਮਾਈ, ਲਗਨ ਘੋੜੀ ਤੇ 
ਲਾਵਾਂ ਦੇ ਅਲੰਕਾਰਾਂ ਦੀ ਵਰਤੋ" ਕਰਕੇ ਰਚੀ ਹੋਈ ਆਪ ਦੀ ਬਾਣੀ ਵਿਚ ਵੀ ਜੀਵਨ 
ਤੇ ਰਚਨਾ ਦੇ ਸੁਮੋਲ ਨੂੰ ਅਟਲ ਸਚਾਈ ਦਾ ਅਧਿਆਤਮਕ ਰੂਪ ਪ੍ਰਾਪਤ ਹੋਇਆ ਹੈ । 

___ ਜੀਵਨ ਤੇ ਰਚਨਾ ਦਾ ਅਜਿਹਾ ਸੁਰਮੋਲ ਉਸ ਸਮੇਂ ਵੀ ਮਿਲਦਾ ਹੈ ਜਦ ਗੁਰੂ ਰਾਮ 
ਦਾਸ ਜੀ ਨੇ ਗੁਰੂ ਅਰਜਨ ਦੋਵ ਜੀ ਨੂੰ ਗੱਦੀ ਦੇਣ ਦਾ ਅੰਲਾਨ ਕੀਤਾ । ਉਸ ਸਮੇ” ਪ੍ਰਿਬੀ 
ਚੰਦ ਬਹੁਤ ਘਬਰਾਇਆ ਅਤੇ ਆਪਣੇ ਪਿਤਾ ਜੀ ਨਾਲ ਝਗੜਨ ਲਗਾਂ । ਏਸੇ ਪ੍ਰਸੰਗ 
ਵਿਚ ਆਪ ਨੇ ਇਹ ਸ਼ਬਦ ਉਚਾਰਿਆ : 

ਕਾਹੇ ਪ੍ਰਤ ਝਗਰਤ ਹਉ ਸੰਗਿ ਬਾਪ । 

ਜਿਠ ਕੇ ਜਣੇ ਬਡੀਰੇ ਤਮ ਹਉ ਤਿਨ ਸਿਉ ਝਗਰਤ ਪਾਪ । ਰਹਾਉ । 

ਜਿਸੁ ਧਨ ਕਾ ਤੁਮ ਗਰਬ ਕਰਤ ਹਉ ਸੌ ਧਨ ਕਿਸਹਿ ਨ ਆਪ । 

ਖਿਨ ਮਹਿ ਛੋਡਿ ਜਾਇ ਬਿਖਿਆ ਰਸ ਤਉ ਲਾਗੈ ਪਛਤਾਪ । 

ਰ .. ੩ (ਪੰਨਾ : 1200) 

ਇਸ ਤਰ੍ਹਾਂ ਅਸੀ" ਦੇਖਦੇ ਹਾਂ ਕਿ ਗੁਰੂ ਜੀ ਨੇ ਕਿਸ ਤਰ੍ਹਾਂ ਆਪਣੇ ਸਮੋ" ਦੀਆਂ 
_ ਕੁੱਝ ਮਹੱਤਵਪ੍ਰਰਨ ਘਟਨਾਵਾਂ ਨੂੰ ਲੌਕ-ਹਿੱਤ ਦੀ ਖਾਤਰ ਆਪਣੀ ਰਚੀ ਹੋਈ ਬਾਣੀ ਵਿਚ 
ਪੇਸ਼ ਕੀਤਾ ਅਤੇ ਗੁਰਬਾਣੀ ਦੋ ਆਸ਼ੋ ਨਾਲ ਵੀ ਇਸ ਦਾ ਪੂਰਾ ਤਾਲ-ਮੋਲ ਕਾਇਮ 
ਰਖਿਆ । ਇਹ ਆਪ ਦੀ ਕਾਵਿ-ਕੌਸ਼ਲਤਾ ਦਾ ਇਕ ਹੋਰ ਵਿਸ਼ੇਸ਼ ਲਛਣ ਹੈ । 


ਅਧਿਆਇ ਪੰਜਵਾਂ 
ਭੱਟਾਂ ਦੀ ਨਜ਼ਰ ਵਿਚ 


ਸੀ ਗੁਰੂ ਗ੍ਰੰਥ ਸਾਹਿਬ ਵਿਚ 'ਸਵਈਏ ਮਹਲੇ ਚੌਥੇ ਕੇ' ਦੇ ਸਿਰਲੇਖ ਹੋਠ ਗੁਰੂ ਰਾਮ 
ਦਾਸ ਜੀ ਦੀ ਉਸਤਤ ਵਿਚ ਰਚੋ ਹੋਏ ਸੱਠ ਸਵਈਏ ਮਿਲਦੇਂ ਹਨ 1 ਇਹਨਾਂ ਦੇ ਲੇਖਕਾਂ 
ਵਿਚ ਭੱਟ ਕਲ੍ਸਹਾਰ (ਕਲ) ਦੇ ਤੇਰਾਂ, ਨਲ੍ਹ ਦੇ ਸੋਲਾਂ, ਗਯੌਧ ਦੇ ਤੇਰਾਂ, ਮਥਰਾ ਦੇ ਸੱਤ, 
ਬਲ੍ਹ ਦੋਂ ਪੰਜ, ਕੀਰਤ ਦੇ ਚਾਰ ਅਤੇ ਸਲੂ ਦੇ ਦੋ ਸਵਈਏ ਹਨ । 
ਗੁਰਬਾਣੀ ਵਿਚ ਭਾਵੇ' ਜਿਧਾਂਤਕ ਤੌਰ ਤੇ ਪਰਮਾਤਮਾ ਨੂੰ ਨਿਰਗ੍ਰਣ ਰ੍ਰਪ ਵਿਚ ਪੇਸ਼ 
ਕੀਤਾ ਗਿਆਂ ਹੈ ਪਰ ਨਿਰਗੁਣ ਵਿਚਾਰਧਾਰਾ ਦੇ ਕਈ ਅਨ੍ਯਾਈ ਵੀ ਪਰਮਾਤਮਾ ਨੂੰ ਗੁਰੂ 
ਰੂਪ ਵਿਚ ਵੇਖਣ ਤੇ ਧਿਆਉਣ ਦਾ ਜਤਨ ਕਰਦੇ ਹਨ । ਭੱਟ ਕਵੀ ਅਜਿਹੇ ਸ਼ਰਧਾਲ੍ਹਆਂ 
ਦੀ ਭਾਵਨਾ ਨੂੰ ਹੀ ਮੁੱਖ ਰਖਦੇ ਹੋਏ, ਨਿੱਜੀ ਵਿਸ਼ਵਾਸਾਂ, ਪੁਰਾਤਨ ਇਤਿਹਾਸਕ ਤੇ 
ਮਿਥਿਹਾਸਕ ਸੰਕਲਪਾਂ ਦਾ ਆਸਰਾ ਲੰ ਕੇ, ਆਪਣੇ ਸਮੋ” ਵਿਚ ਫੌਲੀ ਗੁਰੂ ਸ਼ਰਧਾ ਨੂੰ ਇਸ 
ਬਾਣੀ ਵਿਚ ਵਿਅਕਤ ਕਰਦੇ ਹਨ। ਏਥੇ ਉਹ ਚੇਤੰਨ ਤੌਰ ਤੇ ਗ੍ਰਰਹਆਂ ਦੇ ਵਿਅਕਤਿਤਵ 
ਨੂੰ ਇਤਿਹਾਸਕ ਪੱਖ ਤੌ ਨਹੀ, ਸਗੌ' ਲੰਕ-ਮਾਨਸ ਵਿਚ ਵਿਚਰਦੀ ਗ੍ਰ੍ਹਆਂ ਪ੍ਰਤੀ ਸ਼ਰਧਾ 
ਨੂੰ ਸਾਹਮਣੇ ਰਖ ਕੌ, ਗੁਰ੍ਹ-ਵਿਅਕਤੀਆਂ ਦੇ ਦੌਵੀ ਗੁਣਾਂ ਦੇ ਸਹਲੇ ਗਾਉ'ਦੇ ਹਨ, ਗੁਰੂਆਂ 
ਨੂੰ ਹਰੀ ਦਾ ਰ੍ਰਪ ਦੱਸਦੇ ਹੋਏ ਉਹਨਾਂ ਦਾ ਜੱਸ ਕਰਦੇ ਹਨ । 
ਜਦ ਗੁਰੂ ਔਰਜਨ ਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਬਾਣੀ ਇਕੱਤਰ ਕਰ ਰਹੇਂ ਸਨ 
ਤਾਂ ਇਹ ਭੱਟ ਵੀ ਆਪਣੀ ਰਚਨਾ ਲੌ ਕੋ ਉਹਨਾਂ ਦੇ ਪਾਸ ਪ੍ਜੇ । ਗੁਰੂ ਵਿਅਕਤੀਆਂ ਬਾਰੇ 
ਰਚੇ ਹੋਏ ਇਹਨਾਂ 123 ਸਵੱਯਾਂ ਵਿਚੋਂ” ਸੱਠ ਗ੍ਰ੍ਹ ਰਾਮ ਦਾਸ ਜੀ ਬਾਰੇ ਹਨ, ਜਿਸ ਤ' 
ਪਤਾ ਲਗਦਾ ਹੈ ਕਿ ਚੌਥੇ ਗੁਰ ਜੀ ਦੇ ਜੀਵਨ-ਕਾਲ ਵਿਚ ਹੀ ਉਹਨਾਂ ਦਾ ਜੱਸ ਚਾਰੇ 
ਪਾਸੇ ਫੋਲ ਚੁਕਾ ਸੀ । ਭੱਟ ਕਵੀ ਗੁਰ ਦੀ ਸੰਗਤ ਦੇ ਸਾਧਾਰਨ ਸ਼ੌਰਧਾਲ੍ਹਆਂ ਵਾਂਗ ਹੀ 
ਆਪਣੇ ਆਪ ਨੂੰ ਗੁਰ ਦੀ ਹਜ੍ਰੀ ਵਿਚ ਪੇਸ਼ ਕਰਦੇ ਹੋਏ ਆਪਣੀ ਬਾਣੀ ਵਿਚ ਉਹਨਾਂ 
ਦੀ ਵਡਿਆਈ ਕਰਦੇ ਹਨ 
ਹਮ ਅਵਗੁਣਿ ਭਰ ਏਕ ਗ੍ਰਣ ਨਾਹੀ 1 
ਅੰਮ੍ਰਿਤ ਛਾਡਿ ਬਿਖੈ ਥਿਖੁ ਖ'ਈ । 
ਮਾਯਾ ਮੌਹ ਭਰਮ ਪੰ ਭਲੇ ਸ਼ਰਤ ਦਾਰਾ ਸਿਉ ਪ੍ਰੀਤਿ ਲਗਾਈ । 
ਇਕ ਉਤਮ ਪੰਥੁ ਸੁਨਿਓ ਗੁਰੂ ਸੈਗਤਿ ਤਿਹ ਮਿਲੰਤ ਜਮ ਤਾਸ ਮਿਟਾਈ । 
ਇਕ ਅਰਦਾਸਿ ਭਾਟ ਕੀਰਤਿ ਕੀ ਗੁਰੂ ਰਾਮਦਾਸ ਰਾਖਹੁ ਸਰਣਾਈ । 
(ਆਦਿ ਗ੍ਰੰਥ : 1406) 


66 ਗੁਰੁ ਰਾਮ ਦਾਸ 


ਤਣ 


ਭੱਟਾਂ ਦੀ ਬਾਣੀ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿਸੋਂ ਵੀ ਗੁਰ ਦੀ ਵਡਿਆਈ 
ਕਰਦੇ ਹੋਏ ਉਸ ਗੁਰ ਦੀ ਜੌਤ ਦਾ ਸਿਲਜਿਲਾ ਪਹਿਲੇ ਗੁਰੂਆਂ ਨਾਲ ਜੌੜਦੇ ਹਨ ਅਤੇ 
ਇਸ ਤਰ੍ਹਾਂ ਗੁਰ੍ਆਂ ਨੂੰ ਇਕੋ ਜੋਤ ਦਾ ਰ੍ਰਪ ਦੱਸਣ ਵਾਲੇ ਸੰਭ ਤੌ ਪਹਿਲੇ ਵਿਆਖਿਆਕਾਰਾਂ 
ਵਿਚ ਸ਼ਾਮਲ ਹ੍ੰਦੇ ਹਨ । ਅਜਿਹੇ ਪਹਿਲ ਵਿਆਖਿਆਕਾਰਾਂ ਵਿਚ ਅਸੀ” ਗੁਰ੍ਹ ਰਾਮ 
ਦਾਸ, ਭਾਈ ਗ੍ਰਰਦਾਸ ਅਤੇ ਭੱਟ ਕਵੀਆਂ ਨੂੰ ਗਿਣ ਸਕਦੇਂ ਹਾਂ । ਭਾਈ ਗੁਰਦਾਸ ਨੇ ਕਿਹਾ 
ਹੈ ਕਿ ਗੁਰੂ ਰਾਮ ਦਾਸ ਆਪਣੇ ਆਤਮਕ ਤੇ ਮਾਨਸਿਕ ਗੁਣਾਂ ਵਿਚ ਗੁਰ ਅਮਰਦਾਸ, ਗੁਰੂ 
ਅੰਗਦ ਤੇ ਗੁਰ ਨਾਨਕ ਦੇ ਸਮਾਨ ਹਨ : 

_'ਪਿਓਂ ਦਾਦੇ ਜੇਵੇਹਿਆ ਪੜਦਾਦੇ ਪਰਵਾਣ ਪੜੌਤਾ ।' (ਵਾਰ 24) 
ਭਾਈ ਗ੍ਰਰਦਾਸ ਜੋ ਆਪ ਦੀ ਗ੍ਰਰਿਆਈ ਤੇ ਬਾਅਦ ਵਧਾਈ ਦੇਣ ਲਈ 

ਆਗਰੋਂ ਤੋ ਗੋਇੰਦਵਾਲ ਆਏ, ਇਤਨੇ ਪ੍ਰਭਾਵਤ ਹੋਏ ਕਿ ਉਹਨਾਂ ਨੇ ਆਪ ਦੇ ਨਿਕਟ- 
ਵਰਤੀਆਂ ਵਿਚ ਸ਼ਾਮਲ ਹ ਕੇ ਸਾਰਾ ਜੀਵਨ ਗੁਰ੍ਹ-ਘਰ ਦੀ ਸੋਵਾ ਨੂੰ ਅਰਪਨ ਕਰ 
ਦਿੱਤਾ ।' ਭਾਈ ਨੰਦ ਲਾਲ ਨੇ ਗੁਰੂ ਰਾਮ ਦਾਸ ਨੂੰ "ਖਲਕਤ ਦਾ ਸਿਰਤਾਜ਼ ਅਤੇ ਸਿਦਕ 
ਤੇ ਪਵਿਤਰਤਾ ਦਾ ਬਾਦਸ਼ਾਹ'` ਦੱਸਿਆ ਹੈ । 

ਭੱਟ ਕਲ੍ਹਸਹਾਰ ਕਹਿੰਦਾ ਹੈ : 'ਹਰਦਾਸ ਦੇ ਪੁੱਤਰ (ਗੁਰ) ਰਾਮ ਦਾਸ ਜੌ ਖਾਲੀ 
ਸਰੋਵਰਾਂ ਦੇ ਭਰਨ ਵਾਲੋਂ ਹਨ..,ਪਾਰਸ (ਗੁਰ) ਅਮਰ ਦਾਸ ਨੂੰ ਮਿਲ ਕੌ ਪ੍ਰਰਨ ਅਡੌਲ 
ਅਵਸਥਾ ਵਿਚ ਆਏ ।......(ਗੁਰੂ) ਨਾਨਕ ਦੀ ਮਿਹਰ ਨਾਲ, (ਗੁਰ) ਅੰਗਦ ਦੀ ਦਿੱਤੀ 
ਚੰਗੀ ਸਮਝ ਨਾਲ (ਗੁਰ ) ਰਾਮ ਦਾਸ ਨੇ ਹਰੀ ਦਾ ਹੁਕਮ ਪਰਚਲਤ ਕੀਤਾ । ਇਸ ਤਰ੍ਹਾਂ 
ਗੁਰ ਰਾਮ ਦਾਸ ਨੇ ਅਟਲ ਅਮਰ ਪਦ ਪ੍ਰਾਪਤ ਕੀਤਾ...ਜੋ ਨਾਮ ਦੇ ਮਿੱਠੇ ਰਸ ਨੂੰ ਜੀਭ 
ਦੁਆਰਾ ਪ੍ਰਗਟ ਕਰਦਾ ਹੈ ।...ਵਿਧਾਤਾ ਨੇ (ਗੁਰ੍ਹ ਰਾਮ ਦਾਸ ਨੂੰ) ਪਰਮਾਣਿਕ ਗੁਰ੍ਰ 
ਬਣਾਇਆ ਅਤੇ ਜਗਤ ਨੇ ਉਸ ਦੇ ਜੱਸ ਦਾ ਵਾਜਾ ਵਜਾਇਆ ।..,ਸਤਿਗੁਰ ਨੇ (ਸਿੱਖ 
ਧਰਮ ਰੂਪ) ਤੰਬ੍ਰ੍‌ ਤਾਣਿਆ ਜਿਸ ਦੇ ਹੋਠ ਸਾਰੇ ਲੌਕ ਸਮਾ ਗਏ ।...“ 

ਕਵੀ ਨਲ੍ਹ ਗੁਰ ਜੀ ਦੀ ਵਡਿਆਈ ਕਰਦਾ ਹੌਇਆ ਉਚਰਦਾ ਹੈ :... 
ਉਸ ਦੇ ਸਿਮਰਨ ਨਾਲ ਇਉ” ਤਬਦੀਲ ਹੋ ਜਾਈਦਾ ਹੈ ਜਿਵੇ" ਪਾਰਸ ਦੀ ਛੁਹ ਨਾਲ 
ਕੱਚ ਸੌਨਾ ਹੋ ਜਾਂਦਾ ਹੈ ਅਤੇ ਚੰਦਨ ਦੀ ਛੁਹ ਨਾਲ ਹੌਰ ਰੁੱਖ ਸ੍ਗੰਧਤ ਹੋ ਜਾਂਦੇ 
ਹਨ...ਉਸ ਦੇ ਦਵਾਰੇ ਨੂੰ ਦੇਖਣ ਨਾਲ ਕਾਮ ਕ੍ਰੋਧ ਆਦਿ ਦੂਰ ਹ ਜਾਂਦੇ ਹਨ 5... 


ਇਕ ਥਾਂ ਭੱਟ ਨਲ੍ਹ ਬਿਆਸ ਨਦੀ ਦੇ ਕੰਢੇ ਉਤੇ ਗੁਰ ਦੇ ਦਵਾਰੇ ਦਾ ਨਾਮ ਲੰ ਕੇ 
ਉਸ ਨੂੰ ਬੰਗੁੰਠ ਦੀ ਉਪਮਾ ਦੇ'ਦਾ ਹੈ : 


1. ਗੁਰੂ ਕਾ ਚੱਕ” (ਅੰਮ੍ਰਿਤਸਰ) ਵਸਾਉਣ ਵਾਲੇ ਦਾਨੋ-ਪਰਦਾਨੋ ਧੰਜ ਗ੍ਰਰ-ਸਿੱਖਾਂ ਦੀ ਕੰਮ-ਕਾਰਨ) 
ਮੰਡਲੀ ਵਿਚ ਭਾਈ ਗੁਰਦਾਸ ਵੀ ਸ਼ਾਮਲ ਹਨ । ਰ੍ 

2. ਤੋਸੀਫੋ ਸਨਾਂ ਪੰਨਾ : 69 

3. ਆਦਿ ਗ੍ਰੰਥ, ਪੈਨ 1397 

4. ਉਹੀ, ਪੰਨ7 1398 

5 ਉਹੀ, ਪੌਨਾ. 1399 ਰ ਹ 


ਭੱਟਾਂ ਦੀ ਨਜ਼ਰ ਵਿਚ 67 


ਗੌਬਿੰਦ ਵਾਲ ਗੋਇੰਦ ਪੁਰੀ ਸਮ ਜਲਨ ਤੀਰਿ ਬਿਪਾਸ ਬਨਾਯਉ । 
ਗਯਉ ਦੂਰ ਦੂਰਿ ਬਰਖਨ ਕੌਸੁ ਗੁਰ ਸ਼ਖ੍ ਦੇਖਿ ਗੁਰੂ ਸੁਖ ਪਾਯਉ ।$ 
ਏਥੇ ਗੁਰੂ ਦੇ ਦੈਵੀ ਗੁਣਾਂ ਨੂੰ ਉਸ ਦੇ ਜੱਸ ਅਤੇ ਯਥਾਰਥ ਨਾਲ ਜੋੜਿਆ ਗਿਆ 
ਹੈ। ਏਸੋ ਲਈ ਉਹ ਅਗਲੋਂ ਸਵੱਯੋ ਵਿਚ ਕਹਿੰਦਾ ਹੈ : 

'ਹੋ ਦਾਸ ਨਲ੍ਹ ਕਵੀ, ਤੂੰ ਆਖ ਕਿ ਉਸ ਨੂੰ (ਗੁਰੂ ਰਾਮ ਦਾਸ ਨੂੰ) ਜਗਤ ਗੁਰੂ 
ਅਮਰ ਦਾਸ ਹੀ ਆਸ ਹੈ ਜਿਸ ਨ ਆਪਣੇ ਪਾਰਸ ਰ੍ਰਪ ਨਾਲ ਛੁਹਾ ਕੇ ਉਸ ਨੂੰ ਪਾਰਸ 
ਬਣਾ ਦਿੱਤਾ ਹੈ ।? 

ਪੁਰਾਣੇ ਮਿਥਿਹਾਸਕ ਹਵਾਲਿਆਂ ਦੇ ਪ੍ਰਮਾਣ ਦੇ ਕੇ ਨਲ੍ਹ ਕਹਿੰਦਾ ਹੈ ਕਿ ਜਿਵੇ' 
ਹਰੀ ਨੇ ਪ੍ਰਹਿਲਾਦ, ਦਰੌਪਦੀ, ਸਦਾਮਾ, ਗਨਿਕਾ ਦੀ ਲਾਜ ਰੱਖੀ, ਇਵੇ' ਕਲਜੁਗ ਵਿਚ 
ਗੁਰੂ ਮੋਰੀ ਲਾਜ ਰਖੌਗਾ : 

ਸੀ ਸਤਿਗੁਰ ਸੁਪ੍ਰਸੰਨ ਕਲਜ੍ਰਗ ਹੌ ਇ ਰਾਖਹੁ ਦਾਸ ਭਾਟ ਕੀ ਲਾਜ ।$ 

ਭੱਟਾਂ ਦੀ ਰਚਨਾ ਤੋ ਪਰਤੀਤ ਹੁੰਦਾ ਹੈ ਕਿ ਗੁਰੂ-ਵਿਅਕਤੀਆਂ ਨੂੰ ਹਰੀ ਦੇ ਰ੍ਰਪ 
ਵਿਚ ਦੇਖਣ ਵਾਲੇ ਪਹਿਲੇ ਕਵੀ ਇਹ ਭੱਟ ਹੀ ਹੋਏ ਹਨ, ਜਿਸ ਕਾਰਨ ਇਹਨਾਂ ਦੀ 
ਰਚਨਾ ਨੂੰ ਵੀ ਬਾਣੀ ਦਾ ਦਰਜਾ ਪ੍ਰਾਪਤ ਹੋਇਆ । ਇਹਨਾਂ ਭੱਟਾਂ ਨੇ ਆਪਣੀ ਬਾਣੀਂ ਵਿਚ 
ਮੁੜ ਮੁੜ 'ਗੁਰ੍' ਦਾ ਜੱਸ ਕੀਤਾ ਅਤੇ 'ਗੁਰੂਹ ਗੁਰ ' ਦਾ ਗੁਰ੍ਹ-ਮੌਤਰ ਉਚਾਰਿਆ ।$ ਭੁੱਟ 
ਗਯੰਧ ਨੇ ਗੁਰੂ ਰਾਮ ਦਾਸ ਦੀ ਵਡਿਆਈ ਵਿਚ ਬਾਰ ਬਾਰ 'ਵਾਹਿਗੁਰ੍ਹ ਸ਼ਬਦ ਦਾ 
ਉਚਾਰਨ ਕਰਦੇਂ ਹੋਏ ਸਿੱਖ ਜਗਤ ਨੂੰ ਪਰਮਾਤਮਾ ਦਾ ਇਕ ਹੋਰ ਪਰਿਯਾਇਵਾਚੀ ਸ਼ਬਦ 
(ਵਾਹਿਗੁਰੂ) ਪ੍ਰਦਾਨ ਦੀਤਾ 

ਵਾਹਿਗੁਰ੍ ਵਾਹਿਗੂਰ੍ਹ ਵਾਹਿਗੁਰੂ ਵਾਹ ਜੀਉ । 
ਕਵਲ ਨਨ ਮਧੁਰ ਬੈਠ ਕੋਟਿ ਸੈਨ ਸੰਗ ਸੰਭ ਕਹਤ ਮਾ ਜਸੋਦ ਜਿਸਹਿ ਦਹੀ 
ਭਾਂਤ ਖਾਹਿ ਜੀਉ । 
ਦੋਖਿ ਰੂਪ ਅਤਿ ਅਨ੍ਹਪੁ ਮੋਹ ਮਹਾ ਮਗ ਭਾਈ ਕਿਕਨੀ ਸਬਦ ਝਨਤਕਾਰ ਖੋਲ 
ਪਾਹਿ ਜੀਉ । 
ਕਾਲ ਕਲਮ ਹੁਕਮ ਹਾਥਿ ਕਹਹੁ ਕਉਨ ਮੌਟਿ ਸਕੋ ਈਸੁ ਬੰਮ੍ ਗ੍ਰਾਨ ਧਾ ਧਰਤ 
ਹੀਐ ਚਾਹਿ ਜੀਉ । 


ਸਤਿ ਸਾਚੁ ਸੀ ਆ ਆਦਿ ਪੁਰਖੁ ਸਦਾ ਤੁਹੀ ਵਾਹਿਗੁਰਹ ਵਾਹਿਗੁਰ ਵਾਹਿਗੁਰੂ 
ਵਾਹਿ ਜੀਉ ; 


6. _ਆੰਦਿ ਗ੍ਰੰਥ, ਪੰਨਾ 1400 

7, ਉਹੀ, ਪੰਨਾਂ 1400:7 

8. ਉਹੀ, ਪੰਨਾ 1400.8 

9. ਜਿਵੇਂ" ਭੱਟ ਨਲ੍ਹ ਨੇ ਝੌਲਨਾ ਛੌਦ ਵਾਲੇਂ ਮਪਣੇ ਸਵੱਯਾਂ ਵਿਚ ਕੀਤਾ ਹੈ। ਦੇਖ. ਆਦਿ ਗ੍ਰੰਥ : 


1400-01 


68 ਰਾਮ ਦਾਸ 


੧੩ ' 
॥ਮੰ 


ਰ (ਆਦਿ ਗੈਥ : 1402) 
ਇਸ ਸਵੱਯੇ ਵਿਚ ਗਯੰਦ ਗੁਰ੍ਹ ਰਾਮ ਦਾਸ ਦੀ ਉਪਮਾ ਬਾਲਕ ਕ੍ਰਿਸ਼ਨ ਨਾਲ 
ਕਰਦੇ ਹੋਏ ਕਹਿੰਦਾ ਹੈ ਕਿ ਕੈਵਲ ਜਿਹੀਆਂ ਅੱਖਾਂ ਤੇ ਮਿਠੇ ਬਚਨਾਂ ਵਾਲਾ; ਕ੍ਰੌੜਾਂ ਸੰਗੀਆਂ 
ਸਾਥੀਆਂ ਨਾਲ ਸਭਨ ਵਾਲਾ ਇਹ ਤੂੰ ਹੀ ਹੈ ਜਿਸ ਨੂੰ ਮਾਤਾ ਜਸੋਧਾ ਦਹੀ" ਚੌਲ ਖਾਣ 
ਲਈ ਪੁਕਾਰਦੀ ਸੀ ਤੇ ਤੇਰੀ ਤੜਾਗੀ ਛਣ-ਛਣ ਦੀ ਆਵਾਜ਼ ਦੋਦੀ ਸੀ ਜਿਸ ਨੂੰ ਸੁਣ ਕੇ 
ਅਤੇ ਤੇਰੇ ਅਤੀ ਸੁਹਣ ਰ੍ਪ ਨੂੰ ਦੇਖ ਕੇ ਮੌਹ ਵਿਚ ਆਈ ਹੋਈ ਜਸੌਧਾ ਬਹੁਤ ਮਗਨ ਹੁੰਦੀ 
ਸੀ (1402-6) ..... ਰਾਮ ਨਾਮ ਵਾਲ, ਉੱਚੇ ਟਿਕਾਣੇ ਵਾਲ, ਸੂਝ ਬੂਝ ਵਾਲੇ, ਅਕਾਰ- 
ਰਹਿਤ ਤੋਂ ਬੋਅੰਤ ਤੋਰੀ ਬਰਾਬਰੀ ਵਾਲਾ ਕੌਣ ਹੋ ਸਕਦਾ ਹੈ...ਜਿਸ ਨੇ ਸਾਫ-ਦਿਲ ਭਗਤ 
(ਪ੍ਰਹਿਲਾਦ) ਲਈ (ਨਰਸਿੰਘ ਦਾ) ਰ੍ਰਪ ਧਾਰਿਆ ਅਤੇ ਹਰਨਾਕਸ਼ ਨੂੰ ਨਹੁੰਆਂ ਨਾਲ 
ਪਾੜ ਕੋ ਰਖ ਦਿੱਤਾ (1402-7)...(ਤ੍ਰ ਹੀ ਕ੍ਰਿਸ਼ਨ ਰ੍ਰਪ) ਪੀਲੇ ਵਸਤਰਾਂ ਵਾਲਾ, 
ਚਿੱਟੀਆਂ ਕਾਲੀਆਂ ਵਰਗੇ ਦੌਦਾਂ ਵਾਲਾ (ਰਾਧਾ) ਪਿਆਰੀ ਸਮੇਤ, ਗਲੰ ਵਿਚ ਮਾਲਾ, ਸਿਰ 
ਤੋ ਮੌਰ ਦੇ ਖੰਭਾਂ ਵਾਲਾ ਮੁਕਟ ਚਾਅ ਨਾਲ ਪਹਿਨਿਆ ਹੈ (1402.8)...ਆਪ ਹੀ 
ਰਾਜਾ ਬਲਿ ਨੂੰ ਛਲਣ ਵਾਲੋਂ ਹਨ, ਬਲ ਵਾਲਿਆਂ ਨੂੰ ਮਲ ਕੌ ਰਖ ਦੇਣ ਵਾਲ ਹਨ, 
ਰਾਜ-ਕੁਮਾਰ ਕਾਨ੍ਹ ਹਨ, ਅਗੋ” ਹੌਣ ਵਾਲ ਕਲਕੀ ਅਵਤਾਰ ਹਨ, ਜਿਸ ਦਾ ਡੰਕਾ ਵੱਜੋਗਾ 
ਅਤੇ ਗੱਜਦਾ ਹੋਇਆ ਦਲ ਚੜ੍ਹੋਗਾ ...ਹਰੀ ਸਿਮਰਨ ਵਾਲੇ, ਪਾਪ ਖੰਡਨ ਵਾਲੋਂ, ਸਭ ਥਾਂ 
ਸੁਖ ਵਰਤਾਉਣ ਵਾਲੇ ਆਪ ਹੀ ਸਾਰੀਆਂ ਹਸਤੀਆਂ ਵਿਚ ਹਨ । ਦੇਵਤਿਆਂ ਦੇ ਦੇਵਤੇ, 
ਹਜ਼ਾਰ ਮੁੰਹ ਵਾਲੋਂ ਸ਼ੇਸ਼ਨਾਗ ਹਨ । ਇਹ ਗੁਰੂ ਹੀ ਹੈ ਜਿਸ ਨੇ ਮੱਛ ਤੋਂ ਕੱਛ ਤੇ ਵਗਾਹ 
ਆਦਿ ਅਵਤਾਰਾਂ ਦਾ ਜਨਮ ਤੰ ਕਰਮ ਧਾਰਨ ਕੀਤਾ ਅਤੇ (ਕ੍ਰਿਸ਼ਨ ਹੋ ਕੇ) ਜਮਨਾ ਦੇ 
ਕੰਢੇ ਗੇ'ਦ ਨਾਲ ਖੌਡ ਖੌਡੀ ।' (1403.9)। 
ਇਸ ਤੋ ਅੱਗੇ ਕਵੀ ਗਯੌਦ ਗੁਰ ਦੇ ਨਾਮ ਦੀ ਵਡਿਆਈ ਅਤੇ ਉਸ ਦੀ “ਵਾਹੁ 
ਵਾਹੁ ' ਕਰਦਾ ਹੋਇਆ ਕਹਿੰਦਾ ਹੈ : 'ਹੋ ਗਯੋਦ ਦੋ ਮਨ, ਤੇਰਾ ਖਾਸ ਖਜ਼ਾਨਾ ਇਹੀ ਹੈ 
ਕਿ ਦਿਨ ਰਾਤ ਤੂੰ ਉਸ ਦਾ ਜਾਪ ਕਰ ਕੇ ਪਰਮ-ਗਤੀ ਨੂੰ ਪ੍ਰਾਪਤ ਕਰ, ਵਿਸ਼ੋ-ਵਿਕਾਰ ਤੋ 
ਜਣੇ=ਖਣੇ ਨਾਲ ਧੌਖਾ ਕਰਨਾ ਛੱਡ ਦੇ...ਸਰੀਰ, ਘਰ, ਇਸਤਰੀ ਦਾ ਪਿਆਰ ਆਦਿ, 
ਸੰਸਾਰ ਦਾ ਦਿਲ ਪ੍ਰਚਾਵਾ ਹੈ । (ਤ੍ਰੰ ਇਸ ਦੀ ਥਾਂ) ਗੁਰ ਦੇ ਪਵਿੱਤਰ ਚਰਨਾਂ ਦੀ ਸਦਾ 
ਸੇਵਾ ਕਰ । ਇਹੋਂ ਸਿਖਿਆ ਪੱਕੀ ਤਰ੍ਹਾਂ ਗ੍ਰਹਿਣ ਕਰ...' (1403-10) 
ਸਤਿਗੁਰ ਸਤਿਗੁਰੂ ਸਤਿਗੁਰੂ ਗ੍ਰਬਿੰਦ ਜੀਉ । 
ਨਾਮ ਸਾਰੁ ਹੀਏ ਧਾਰ ਤਜੁ ਬਿਕਾਰੁ ਮਨ ਗਯੋਦ ਸਤਿਗੁਰੂ ਸਤਿਗੁਰ 
ਸਤਿਗੁਰੂ ਗੁਬਿੰਦ ਜੀਉ । 
ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ । 


ਭੱਟਾਂ ਦੀ ਨਜ਼ਰ ਵਿਚ ਰ 69 


ਵਾਹੁ ਵਾਹੁ ਕਾ ਬਡਾ ਤਮਾਸਾ : 
ਕੀਆ ਖੇਲੁ ਬਡ ਮੋਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾਂ । 
ਰ (ਆਦਿ ਗ੍ਰੰਥ : 1403) 
ਗੁਰੂ ਨੂੰ ਜਿਮਰਦੇ ਹੋਏ ਮਥਰਾ ਭੱਟ ਕਹਿੰਦਾ ਹੈ : 'ਸਮਰਥ ਗੁਰੂ ਨੂੰ ਪਕੜਿਆ ਹੈ, 

ਆਪਣੀ ਬੁੱਧੀ ਨੂੰ ਪੱਕਾ ਕਰਨ ਲਈ ਅਤੇ ਸੁਮੱਤ ਸੰਭਾਲਣ ਲਈ--ਜਿਸ ਗੁਰ੍ਹ ਦਾ ਝੁੱਡਾ 
ਸਦਾ ਲਹਿਰਾਉ'ਦਾ ਹੈ, ਸਾਰੇ ਪਾਪਾਂ ਦੀਆਂ ਲਹਿਰਾਂ ਨੂੰ ਦੁਰ ਕਰਨ ਲਈ । ਦਾਸ ਮਥਰਾ 
ਨੰ ਜੀਅ ਵਿਚ ਸੱਚ ਜਾਣ ਕੇ ਇਹ ਗੱਲ ਆਖੀ ਹੈ; ਇਸ ਤੱ ਬਿਨਾਂ ਹੋਰ ਕੋਈ ਗੱਲ 
ਵਿਚਾਰਨ ਯੌਗ ਨਹੀ”...ਧਰਤੀ ਦੇ ਆਸਰੇ (ਹਰੀ) ਨੇ ਆਪ ਵਾਹਿਗੁਰ੍ਹ ਵਾਲਾ ਧਰਮ ਦਾ 
ਰਸਤਾ ਕਾਇਮ ਕੀਤਾ ਹੈ...ਗੁਰ੍ਹ ਹੀ ਪਵਿੱਤਰ ਨਾਮ-ਰ੍ਰਪੇ ਆਸ੍ਰਿਤ ਦਾ ਨਕਾ ਨੱਕ ਭਰਿਆ 
ਤਲਾ ਹੈ, ਜਿਸ ਵਿਚ ਦਿਨ ਚੜ੍ਹਨ ਤੌ ਪਹਿਲਾਂ (ਆੰਮ੍ਰਿਤ ਵੇਲੋ) ਬਾਣੀ ਦੀਆਂ ਲਹਿਰਾਂ 
ਉੱਠਦੀਆਂ ਹਨ । (ਇਹ ਤਲਾ) ਬਹੁਤ ਡੂੰਘਾ, ਅਥਾਹ ਤੇ ਸਦਾ ਭਰਿਆ ਰਹਿੰਦਾ ਹੈ। ਇਹ 
ਸਭ ਤਰ੍ਹਾਂ ਦੇ ਰਤਨਾਂ ਦਾ ਭੰਡਾਰ ਹੈ ।...ਸੰਤ ਰੂਪ ਹੰਸ (ਉਸ ਵਿਚ) ਕਲੋਲ ਕਰਦੇ ਹਨ । 
ਉਨ੍ਹਾਂ ਦਾ ਮੌਤ ਦਾ ਡਰ ਅਤੋਂ ਦੁੱਖਾਂ ਦਾ ਲੇਖਾ ਮਿਟ ਗਿਆ ਹੈ ।...ਉਸ ਹਗੀ ਰ੍ਰਪ (ਗੁਰੂ 
ਅਮਰ ਦਾਸ) ਨੰਖ੍ਸ਼ ਹੋਕੇ ਜੀਵਾਂ ਉਤੋ ਕਿਰਪਾ ਕੀਤੀ ਅਤੇ ਗੁਰ੍ਹ ਰਾਮ ਦਾਸ ਨੂੰ 
ਵਡਿਆਈ ਬਖਸ਼ੀ ।' 


21 


ਰ੍ (ਪੰਨਾ : 1404) 

ਕਵੀ ਬਲ ਵੀ ਗੁਰੂ ਜੀ ਦੀ ਉਸਤਤ ਗਾਉ'ਦਾ ਹੋਇਆ ਉਚਰਦਾ ਹੈ : 'ਸ੍ਰੀ ਗੁਰ੍ਹ 

ਰਾਮ ਦਾਸ, ਤੋਰੀ ਸਾਰੇ ਜਗਤ ਵਿਚ ਜੌ ਹੋ ਹਰੀ ਹੈ। ਤੂੰ ਹਰੀ ਵਾਲੀ ਉੱਚੀ ਡੇ" ਉੱਚੀ 

ਪਦਵੀ ਪ੍ਰਾਪਤ ਕੀਤੀ ਹੈ।' ਇਸ ਦੇ ਨਾਲ ਹੀ ਬਲ੍ਹ ਪਹਿਲੇ ਤਿੰਨ ਗੁਰ੍ਹ ਸਾਹਿਬਾਂ ਦੀ 

ਮਹਾਨਤਾ ਦਾ ਜੱਸ ਗਾਉਂਦਾ ਹੈ । ਏਸੇ ਤਰ੍ਹਾਂ ਕੀਰਤ ਭੱਟ ਕਹਿੰਦਾ ਹੈ : 

''ਜਿਵ ਅੰਗਦ ਅੰਗਿ ਸੰਗਿ ਨਾਨਕ ਗ੍ਰਰ ਤਿਵ ਗੁਰ ਅਮਰਦਾਸ ਕੇ ਗੁਰੁ ਰਾਮਦਾਸ ।'' 

(ਪੰਨਾ : 1405) 

'ਜਿਸ (ਗੁਰ ਰਾਮ ਦਾਸ) ਤੋਂ ਸਤਿਗੁਰੂ (ਅਮਰ ਦਾਸ ਜੀ) ਨੂੰ ਸੇਵ ਕੇ ਨਾਮ 

ਪਦਾਰਥ ਪਾਇਆ ਤੇ ਰਾਤ-ਦਿਨ ਹਰੀ ਦੇ ਚਰਨਾਂ ਵਿਚ ਧਿਆਨ ਜੌੜੀ ਰਖਿਆ, ਉਸ 

ਗੁਰ ਰਾਮ ਦਾਸ ਜੀ ਪਾਸੋ ਬਹੁਤੀਆਂ ਸੰਗਤਾਂ ਪ੍ਰੋਮ ਵਿਚ ਭਉ ਮੰਨਦੀਆਂ ਹਨ ਅਤੇ 

ਕਹਿੰਦੀਆਂ ਹਨ ਕਿ ਹੈ ਗੁਰੂ ਜੀ, ਤੁਸੀ ਚੰਦਨ ਹੋ ਜਿਸ ਤੱ ਵਾਸ਼ਨਾ ਪ੍ਰਗਟ ਹੋ ਹਰੀ ਹੈ ।' 

ਰ (ਪੰਠਾ : 140 ) 

ਬਲਵੰਤ ਅਤੇ ਸੱਤਾ ਵਾਰ ਰਾਮਕਲੀ ਵਿਚ ਗੁਰ ਰਾਮ ਦਾਸ ਜੀ ਦੀ ਵਡਿਆਈ 

ਕਰਦੇ ਹੋਏ ਕਹਿੰਦੇ ਹਨ : 'ਹੇ ਗੁਰੂ ਰਾਮ ਦਾਸ, ਤੂੰ ਧੰਨ ਹੈੱ' । ਜਿਸ ਹਰੀ ਨੇ ਤੰਨੂੰ 

ਸਿਰਜਿਆ ਉਸ ਨੇ ਹੀ ਤੰਨੂੰ ਵਡਿਆਈ । ਇਹ ਵੀ ਪੁਰੀ ਕਰਾਮਾਤ ਹੋਈ ਕਿ 

ਸਿਰਜਨਹਾਰ ਨੇ ਆਪਣਾ ਆਪ ਤੋਰੇ ਵਿਚ ਰੱਖਿਆ ਹੈ । ਸਿੱਖਾਂ ਤੇ ਸੰਗਤਾਂ ਨੇ ਤੈਨੂੰ ਓਸੇ 

ਦਾ ਕੂਪ ਸਮਝ ਕੇ ਨਮਸਕਾਰ ਕੀਤੀ ਹੈ । ਤੂੰ ਅਹਿੱਲ ਹੈ', ਤੋਰੀ ਥਾਹ ਨਹੀ” ਪਾਈ ਜਾ 


70 ਗੁਰ ਰਮ ਦਾਸ 


ਸਕਦੀ । ਤੂੰ ਅਡੌਲ ਹੈ' ਤੇ ਤੇਰ ਗੁਣਾਂ ਦਾ ਕੋਈ ਅੰਦਾਜ਼ਾ ਨਹੀ` ਲਗਾ ਸਕਦਾ । ਜਿੰਨ੍ਹਾਂ 
ਨੇ ਪ੍ਰੰਮ ਨਾਲ ਤੋਰੀ ਸੇਵਾ ਕੀਤੀ ਉਹਨਾਂ ਨੂੰ ਤ੍ਰੰ ਸੰਸਾਰ ਸਾਗਰ ਤੌ ਪਾਰ ਉਤਾਰ ਦਿੱਤਾ । 
ਤੂੰ ਲੱਥ, ਲੰਭ, ਕਾਮ, ਕੌਰੌ੍‌ਧ ਤੋਂ ਮੌਹ ਨੂੰ ਇਹਨਾਂ ਦੇ ਪਰਿਵਾਂਰ (ਤ੍ਰਿਸ਼ਨਾ, ਕੀਨਾ, ਈਰਖਾ 
ਆਦਿ) ਸਮੇਤ ਮਾਰ ਕੇ ਬਾਹਰ ਕੱਢ ਦਿੱਤਾ । ਤੇਰੋ ਰਹਿਣ ਵਾਲੀ ਥਾਂ ਧੰਨ ਹੈ ਤੋ ਤੰਨੂੰ 
ਮਿਲਿਆ ਹੰਇਆ ਸਤਿਕਾਰ ਵੀ ਧੰਨ ਹੈ । ਤ੍ਰੰ ਹੀ ਗ੍ਰੂ ਨਾਨਕ ਹੈ", ਤੂੰ ਹੀ ਲਹਿਣਾ ਹੈ', 
ਮੈ” ਤੈਨੂੰ ਹੀ ਗੁਰੂ ਅਮਰ ਦਾਸ ਸਮਝਿਆ ਹੈ । ਜਦ ਗੁਰੁ ਦੇ ਦਰਸ਼ਨ ਹੋਏ ਤਾਂ ਮੇਰਾ ਮਨ 
ਟਿਕਾਣੇ ਆ ਗਿਆਂ । ਰ 
(ਪੰਨਾ : 968) 
ਭੁੱਟਾਂ ਦੀ ਇਸ ਬਾਣੀ ਤੱ ਪਤਾ ਲਗਦਾ ਹੈ ਕਿ ਗੁਰ ਰਾਮ ਦਾਸ ਦੇ ਜੀਵਨ ਕਾਲ 
ਵਿਚ ਹੀ ਗੁਰੂਆਂ ਦੀ ਵਡਿਆਈ ਦਾ ਡੰਕਾ ਦੂਰ ਦੂਰ ਤੱਕ ਵੱਜ ਚੁਕਾ ਸੀ । ਦੂਜੇ ਧਰਮ 
(ਹਿੰਦੂ ਧਰਮ) ਦੇ ਅਨੁਯਾਈ ਵੱਡੀ ਮਾਤਰਾ ਵਿਚ ਇਸ ਨਵੇ” ਪੰਥ ਨੂੰ ਧਾਰਨ ਕਰ ਗਏ 
ਸਨ । ਆਪਣੇ ਨਾਲ ਹੀ ਇਸ ਪੰਥ ਵਿਚ ਉਹ ਆਪਣੇ ਸੰਸਕਾਰ, ਸ਼ਰਧਾ-ਭਾਵਨਾ ਅਤੇ 
ਪਰਮਾਤਮਾ ਦੇ ਸਰਗੁਣ ਸਰਪ ਬਾਰੇ ਆਕਾਂਖਿਆਵਾਂ ਵੀ ਲੈ ਕੇ ਆਏ । ਉਹ ਗੁਰੂਆਂ ਨੂੰ 
ਵੀ ਰਾਮ. ਕ੍ਰਿਸ਼ਨ, ਬ੍ਰਹਮਾਂ, ਮਹੇਸ਼, ਵਿਸ਼ਨੂੰ ਤੇ ਹੋਰ ਅਵਤਾਰਾਂ ਦਾ ਸਰੂਪ ਹੀ ਸਮਝਦੇ ਸਨ । 
ਭੱਟ ਕਵੀਆਂ ਨੇ ਆਪਣੀ ਬਾਣੀ ਵਿਚ ਇਹਨਾਂ ਸ਼ਰਧਾਲ ਆਂ ਦੀ ਸ਼ਰਧਾ-ਭਾਵਨਾ ਨੂੰ ਔਕਤ 
ਕਰਦੇ ਹੋਏ ਗੁਰ੍ਹ-ਸਾਹਿਬਾਂ ਦੀ ਓਸੇ ਤਰ੍ਹਾਂ ਸਿਫਤ-ਸਲਾਹੁਤ ਕੀਤੀ ਹੈ ਜਿਸ ਦਿ੍‌ਿਸ਼ਟੀ ਨਾਲ 
ਕਿ ਇਹ ਅਨੁਯਾਈ ਗੁਰੂ-ਘਰ ਨੂੰ ਦੇਖਦੇ ਸਨ । ਜਨ-ਸਾਧਾਰਨ ਸਦਾ ਹੀ ਹਰੀ ਦੀ 
ਵਿਆਖਿਆ ਕਰਨ ਵਾਲੇ 'ਹਰੀ ਦੇ ਭਗਤ ਨੂੰ ਹਰੀ ਦਾ ਹੀ ਸਾਖਿਆਤ ਰੁਪ ਸਮਝਦੇ ਰਹੇਂ 
ਸਨ । 
ਭੁੱਟ ਕਵੀਆਂ ਦਾ ਸੰਬੰਧ ਤਿਆਗੀ ਮਤਾਂ ਮਤਾਂਤਰਾਂ ਨੂੰ ਮੋਨਣ ਵਾਲੇ ਸਾਧੂ ਸੰਤਾਂ 
ਨਾਲ ਵੀ ਰਿਹਾ ਸੀ । ਗੁਰ ਸਾਹਿਬਾਨ ਨੂੰ ਸੰਨਿਆਸੀ ਅਤੇ ਤਿਆਗੀ ਦੀ ਥਾਂ ਗ੍ਰਿਹਜਥੀ 
ਅਤੇ ਸਮਾਜਕ ਅਗਵਾਈ ਦੇਣ ਵਾਲੋਂ ਦੇਖ ਕੇ ਉਹ ਸੁਭਾਵਕ ਹੀ ਅਸਚਰਜ ਹੁੰਦੇ ਹਨ ਅਤੇ 
ਉਹਨਾਂ ਦੀ ਮਹਿਮਾਂ ਕਰਦੇ ਹੌਏ ਗੁਰੂ ਸਾਹਿਬਾਂ ਨੂੰ ਰਾਜ-ਜੌਗੀ ਦੀ ਪਦਵੀ ਦੇ'ਦੇ ਹਨ । 
ਏਥੋ ਉਹ ਰਾਜਾ ਜਨਕ ਦੀ ਰਾਜ ਅਤੇ ਜੌਗ ਦੀ ਸਾਂਝੀ ਰੀਤੀ ਨੂੰ ਚਿਤਾਰਦੇ ਅਤੇ ਗੁਰ੍ ਨੂੰ 


ਜਨਕ ਰੂਪ ਵਿਚ ਵੇਖਣ ਦਾ ਉਪਰਾਲਾ ਕਰਦੇ ਹਨ। 
“ਹੋਰਨਾਂ ਗੱਲਾਂ ਤੋ ਵਧੀਕ ਗੁਰੂ ਰਾਂਮ ਦਾਸ ਜੀ ਦੀ ਆਪਣੀ ਬਾਣੀ ਦੇ ਮੁਖ ਵਿਸ਼ੇ 


ਜਿਹਾ ਕਿ ਪ੍ਰਭੂ-ਪਿਅਆਰ, ਸ਼ਰਧਾ, ਨਿਹਚਾ, ਸੇਵਾ, ਵਿਨੈਂ-ਭਾਵ ਅਤੇ ਗੁਰੂ ਦੀ ਮਿਹਰ 
ਦੀ ਲੋੜ ਆਦਿ, ਭੱਟ ਕਵੀਆਂ ਦੇ ਸਵਈਆਂ ਦਾ ਸਭ ਤੌ" ਵਧੀਕ ਆਧਾਰ ਹਨ ।''” 


10. ਸਰਿੰਦਰ ਸਿੰਘ ਲਾਂਬ', ਪੌਜ'ਬੀ ਦੁਨੀਆਂ, ਨਵੰਬਰ 1963 ਐਕ, ਪੰਨਾਂ 30 


ਮਧਿਆਦਿ ਛੇਵਾਂ 
ਬਾਣੀ ਦੀ ਸਾਹਿਤਿਕ ਵਿਸ਼ੇਸ਼ਤਾ 


ਵੰਨਗੀ ਅਤੇ ਆਕਾਰ ਦੇ ਪੱਖ ਵਾਂਗ ਰ੍ਰਪਕ ਖੈਂਖ ਤੌ ਵੀ ਗੁਰ੍ਹ ਰਾਮ ਦਾਸ ਦੀ ਰਚਨਾ 
ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇਕ ਵੱਡ-ਮੁਲਾ ਭਾਗ ਹੈ । ਭਾਵੇ ਸੁਨੇਹਾ ਸਾਰੀ 
ਹੀ ਬਾਣੀ ਦਾ ਸਾਂਝਾ ਹੈ, ਦਾਰਸ਼ਨਿਕ ਤੌਰ ਤੇ ਸਾਰੀ ਬਾਣੀ ਇੱਕ ਹੈ ਪਰ ਸ਼ੈਲੀ, ਛੰਦ- 
ਪ੍ਰਬੰਧ ਤੇ ਬਿੰਬਾਵਲੀ ਦੇ ਪੱਖੋ ਆਪ ਦੀ ਬਾਣੀ ਦਾ ਰੰਗ ਬਾਕੀ ਕਵੀਆਂ ਤੌ ਨਿਵੇਕਲਾ 
ਹੈ । ਇਸ ਵਿਚ ਗੁਰੂ ਲਈ ਸ਼ਰਧਾ, ਹਰੀ ਦੀ ਵਡਿਆਈ ਅਤੇ ਉਸ ਨਾਲ ਮੋਲ ਦੀ 
ਤਾਂਘ ਨੂੰ ਇਕ ਵਿਸ਼ੋਸ਼ ਜਜ਼ਬੋ-ਗੁੱਧੀ ਰਾਗਾਤਮਕਤਾ ਨਾਲ ਗਾਇਆ ਗਿਆ ਹੈ । ਇਹ 
ਸ਼ਾਇਦ ਇਸ ਲਈ ਸੰਭਵ ਹੋਇਆ ਹੋਵੇ ਕਿ ਕਿਸ਼ੌਰ ਅਵਸਥਾ ਤੁ ਹੀ ਆਂਪ ਨੇ ਵੱਧ ਤੋ 
ਵੱਧ ਸਮਾਂ ਗੁਰੂ-ਸੰਗਤ ਤੇ ਗੁਰ੍ਹ-ਦਰਬਾਰ ਵਿਚ ਸਾਧ-ਸੰਗਤ ਦੀ ਸੇਵਾ, ਗੁਰਬਾਣੀ ਅਭਿਆਸ 
ਤੇ ਨਾਮ-ਸਾਧਨਾ ਵਿਚ ਕੱਟਿਆ । ਅਜਿਹੇ ਸੰਸਕਾਰ ਜੌ ਆ੫ ਨੇ ਛੌਟੀ ਉਮਰ ਤੌ” ਹੀ 
ਗ੍ਰਹਿਣ ਕੀਤੇ ਆਪ ਤੋਂ" ਪਹਿਲੇ ਦੌਵਾਂ ਗੁਰੂਆਂ ਦੇ ਹਿੱਸੇ ਨਹੀ ਆਏ ਸਨ, ਕਿਉਕਿ 
ਦੂਜੇ ਗੁਰ ਜੀ ਵਡੌਰੀ ਅਤੇ ਤੀਜੇ ਗੁਰੂ ਜੀ ਪਕੇਰੀ ਉਮਰ ਵਿਚ ਗੁਰੂ-ਘਰ ਦੀ ਸੇਵਾ ਵਿਚ 
ਆਏ । 

ਉਹ ਸਾਰੇ ਸਿਧਾਂਤ, ਜਿਵੇ” ਬ੍ਰਹਮ ਤੇ ਜੀਵ, ਆਤਮਾ ਦਾ ਆਵਾਗਵਨ, ਇਸ ਦੇ 
ਬੰਧਨ ਤੋਂ ਮੁਕਤੀ, ਜੀਵ ਤੋਂ ਪ੍ਰਕਿਰਤੀ ਆਦਿ--ਜਿਨ੍ਹਾਂ ਬਾਰੇ ਆਪ ਤੋਂ" ਪਹਿਲਾਂ ਹੋਏ 
ਗੁਰ੍ਹ ਸਾਹਿਬਾਂ ਨੇ ਵਿਚਾਰਿਆ-- ਅਨ੍ਹਠੀ ਬਿੰਬਾਵਲੀ, ਛੰ ਦਾ-ਬੰਦੀ ਦੇ ਮੌਲਿਕ ਤਜਰਬੋ ਤੇ 
ਭਾਰ-ਪੂਰਤ ਸ਼ਬਦ-ਚਿੱਤਰਾਂ ਵਿਚ ਆਪ ਦੀ ਰਚਨਾ ਵਿਚ ਮਿਲਦੇ ਹਨ। ਗੂਰੂ, ਨਾਮ, 
- ਮਠ ਜਿਹੇਂ ਵਿਸ਼ਿਆਂ ਦੀ ਭਰਪੂਰ ਵਿਆਖਿਆ ਵੀ ਇਸ ਵਿਚ ਸ਼ਾਮਲ ਹੈ। ਆਤਮਕ 
ਉੱਨਤੀ ਵਿਚ ਵਿਘਨ ਪਾਉਣ ਵਾਲੀਆਂ, ਰੌਕਾਂ, ਜਿਵੋ” ਕਾਮ-ਕ੍ਰੋਧ-ਲੌਭ-ਮੌਹ-ਹੰਕਾਰ, 
ਪਖੰਡ, ਭੇਖ, ਕਰਮ-ਕਾਂਡ, ਭਰਮ, ਮਨਮੌਖਤਾ, ਰਿੱਧੀਆਂ-ਸਿੱਧੀਆਂ, ਕਰਾਮਾਤਾਂ ਲਈ 
ਉਪਾਸਨਾ, ਸੰਤ ਵਿਰੰਧ--ਤੇ ਉਹਨਾਂ ਦੇ ਉਪਾਵਾਂ ਲਈ ਵਿਧੀਆਂ ਜਿਵੇਂ” ਗੁਰ੍ਹ-ਧਿਆਨ, 
ਸਾਧ-ਸੈਗ, ਸੰਤ-ਸੇਵਾ, ਸਤਿ-ਸੰਗ, ਕੀਰਤਨ, ਸਰੀਰਕ ਸੇਵਾ, ਕਿਰਤ ਕਮਾਈ ਵਿਚੋ" ਦਾਨ- 
_ਪੁੰਠ ਤੋਂ ਹੋਰ ਸਦਾਚਾਰਕ ਕਰਮ ਦੀ ਲੌੜ ਨੂੰ ਆਪ ਨੇ ਆਪਣੀ ਰਚਨਾ ਵਿਚ ਮੁਖ 
ਸਥਾਨ ਦਿੱਤਾ ਹੈ। ਨਿੱਤ ਨੇਮ ਦੇ ਤੌਰ ਤੇ ਅੰਮ੍ਰਿਤ ਵੇਲ ਦਾ ਜਾਗਣਾ, ਸੌਚ-ਇਸ਼ਨਾਨ, 
ਨਾਮ-ਸਿਮਰਨ, ਪਾਠ ਵਿਚਾਰ ਵੀ ਇਹਨਾਂ ਵਿਧੀਆਂ ਦਾ ਹੀ ਭਾਗ ਹੈ । ਪ੍ਰਭੂ-ਵਿਛੌੜੇ 
ਵਿਚ ਵੈਰਾਗ ਦੀ ਤੀਬਰਤਾ ਆਪ ਦੀ ਬਾੜੀ ਰਚਨਾ ਦਾ ਪ੍ਰਮੁਖ ਵਿਸ਼ਾ ਹੈ । 

ਆਪ ਨੈ ਸ੍ਰੀ ਗੁਰ੍ਹ ਗ੍ਰੰਥ ਸਾਹਿਬ ਦੇ ਤੀਹ ਰਾਗਾਂ ਵਿਚ ਆਪਣੀ ਬਾਣੀ ਰਚੀ । ਗ੍ਰ੍ਹ 


72 ਗੁਰ ਰਾਮ ਦਾਸ 


ਨਾਨਕ ਦੋਵ ਜੀ ਨੇੰ 19 ਰਾਗਾਂ ਵਿਚ ਰਚਨਾ ਕੀਤੀ ਸੀ । ਗੁਰ ਔਗਦ ਦੇਵ ਜੀ ਨੇ ਕਵਲ 
ਸਲਕ ਹੀ ਰਚੇ ਸਨ । ਗੁਰ੍ਹ ਅਮਰ ਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਵਾਲੇ 19 ਰਾਗਾਂ 
ਵਿਚੋਂ 17 ਰਾਗਾਂ ਵਿਚ ਬਾਣੀ ਰਚੀ ਪਰ ਗੂਰੂ ਰਾਮ ਦਾਸ ਜੀ ਨੇ ਪਹਿਲੇ 19 ਰਾਗਾਂ ਵਿਚ 
11 ਹੋਰ ਰਾਗਾਂ ਦਾ ਵਾਧਾ ਕੀਤਾ। ਇਹ .ਰਾਗ ਹਨ--ਦੇਵ-ਗੰਧਾਰੀ, ਬਿਹਾਗੜਾ, 
ਜੈਤਸਰੀ, ਟੋਡੀ, ਬੈਰਾੜੀ, ਗੌੱਡ, ਨਟ-ਨਾਰਾਇਣ, ਮਾਲੀ ਗਉੜਾ, ਕੇਦਾਰਾ, ਕਾਨੜਾ, 
ਕਲਿਆਣਾ । ਇਹ ਕਹਿਣਾ ਵੀ ਕਠਿਨ ਹੈ ਕਿ ਆਪ ਨੇ ਰਾਗ-ਵਿਦਿਆ ਦੀ ਸਿਖਿਆ ਕਿਵੇ” 
ਤੇ ਕਿਥੇ ਪ੍ਰਾਪਤ ਕੀਤੀ ਸੀ । ਤੀਹ ਰਾਗਾਂ ਵਿਚ ਇਹ ਰਚਨਾ ਕਈ ਛੰਦ-ਰ੍ਰਪਾਂ ਅਤੇ ਕਈ 
ਕਾਵਿ-ਰੂਪਾਂ ਵਿਚ ਹੈ । ਆਪ ਨੇ 246 ਪਦੇ ਰਚੇ ਜਿਨ੍ਹਾਂ ਵਿਚ ਦੁਪਦੇ, ਚੰਪਦੇ ਤੇ ਪੰਜਪਦੇ 
ਵਿਸ਼ੇਸ਼ ਹਨ । ਕਈ ਰ੍ਪਾਂ ਦੇ 138 ਸਲੋਕ ਰਚ । ਹੌਰ ਛੰਦ-ਰ੍ਰਪਾਂ ਵਿਚ ਛੰਤ 32 ਅਤੋ 
ਅਸ਼ਟਪਦੀਆਂ ਦੀ ਗਿਣਤੀ 31 ਹੈ। 

ਆਪ ਦੇ ਰਚੇ ਹੋਏ ਲੌਕ ਕਾਵਿ ਰ੍ਰਪਾਂ ਜਿਵੇ ਪਹਰੇ, ਵਣਜਾਰਾ, ਕਰਟਲੇਂ, ਘੋੜੀਆਂ 
ਤੋ ਵਾਰਾਂ ਵਿਚ ਪ੍ਰਭਰ-ਮਿਲਾਪ ਦੀ ਸਿੱਕ ਤੋੰ ਤੜਪ ਦੇ ਵਿਸ਼ੇ ਹਨ ਜੌ ਸਰੌਂਦੀ ਤੇ ਭਾਵਨਾ- 
ਭਰਪੂਰ ਰੰਗ ਵਿਚ ਪੇਸ਼ ਹੋਏ ਹਨ । ਵਾਰਾਂ ਵਿਚ ਪ੍ਰਭੂ ਦੀ ਵਡਿਆਈ ਦੇ ਨਾਲ ਨਾਲ 
ਸਦਾਚਾਰਕ ਤੇ ਸਮਾਜਕ ਵਿਸ਼ਿਆਂ ਨੂੰ ਵੀ ਛੁਹਿਆ ਗਿਆ ਹੈ, ਜਿਸ ਦਾ ਵਿਸਤਾਰ ਪਹਿਲਾਂ 
ਵੀ ਦਿੱਤਾ ਜਾ ਚੁੱਕਾ ਹੈ। ਸਲੌਕ ਆਮ ਤੌਰ ਤੋਂ ਆਪ ਦੀਆਂ ਵਾਰਾਂ ਵਿਚ ਪਉੜੀਆਂ ਦੋ 
ਨਾਲ ਹਨ । ਵਾਰਾਂ ਤੱ ਵਧੀਕ ਸਲੌਕ ਵੀ ਹਨ । ਪਦਿਆਂ ਦਾ ਮੁਖ ਵਿਸ਼ਾ ਪ੍ਰਭੂ-ਪ੍ਰੋਮ, ਪ੍ਰਭੂ 
ਲਈ ਵੈਰਾਗ ਤੋ ਤੜਪ ਹੈ । ਇਹਨਾਂ ਵਿਚ ਸਰੌਦੀ ਰੰਗ ਸਿਖਰ ਉਤੇ ਹੈ । ਪਦਿਆੰਂ ਵਿਚ 
ਕਿਤੇ ਨਾਮ ਦੀ ਪ੍ਰਾਪਤੀ ਲਈ ਗੁਰੂ-ਸ਼ਰਨ ਜਾਣ ਲਈ ਤੜਪ ਹੈ, ਜਿਵੇ" ਸਿਰੀ ਰਾਗ ਵਿਚ 
ਅਤੇ ਕਿਤੇ ਗੁਰੂ ਮਿਲਾਪ ਦੀ ਤਾਂਘ ਹੈ, ਜਿਵੇ ਰਾਗ ਮਾਝ ਵਿਚ । 

ਛੰਤ ਆਮ ਤੌਰ ਤੋ ਪ੍ਰਭੂ ਨਾਲ ਮੋਲ ਦੀ ਸਿੱਕ ਤੇ ਉਤਸ਼ਾਹ ਦੀ ਤੀਬਰਤਾ ਨੂੰ 
ਪੁੰਗਟ ਕਰਦੇ ਹਨ । ਇਹ ਭਾਵਕ ਤੋਂ ਰੌਮਾਂਚਿਕ ਬਿਰਤੀ ਦੇ ਲਖਾਇਕ ਹਨ । ਰਾਗ ਆਸਾ 
ਦੇ ਛੱਤਾਂ ਵਿਚ ਵੈਰਾਗ ਨੂੰ ਚਿਤਰਿਆ ਗਿਆ ਹੈ ਅਤੇ ਸਹੀ ਵਿਚ ਮਿਲਾਪ ਤੋਂ ਉਮਾਹ 
ਨੂੰ । ਰਾਗ ਆਸਾ ਦੇ ਛੋ ਛੱਤ 'ਆਸਾ ਦੀ ਵਾਰ ਨਾਲ ਵੀ ਗਾਏ ਜਾਂਦੇ ਹਨ। ਇਹਨਾਂ 
ਦੇ ਕਲ 24 ਅੰਗ ਹੌਣ ਕਰਕੋ ਆਸਾ ਦੀ ਵਾਰ ਦੀਆਂ 24 ਪਉੜੀਆਂ ਨਾਲ ਇਕ ਇਕ 
ਕਰਕੇ ਆ ਜਾਂਦੇ ਹਨ । 

ਅਸਟਪਦੀਆਂ ਵਿਚ ਸਿਧਾਂਤਕ ਵਿਸ਼ਵਾਸ ਤੇ ਧਾਰਮਕ ਉਪਦਸ਼ ਹੈ । ਇਹੀ ਗੱਲ 
ਸਲੌਕਾਂ ਬਾਰੇ ਕਹੀ ਜਾ ਸਕਦੀ ਰੈ । ਰਾਗਾਂ ਤੋ ਵਧੀਕ ਸਲੌਕਾਂ ਵਿਚ ਕਈ ਸਲੋਕ ਦੋ, 
ਚਾਰ, ਪੰਜ, ਛੇ ਜਾਂ ਅੱਠ ਤੁਕਾਂ ਤੱਕ ਦੇ ਵੀ ਹਨ । ਵਿਹ ਵੱਖ ਵੱਖ ਬਹਿਰ ਦੇ, ਲੰਮੀਆਂ 
ਜਾਂ ਛੋਟੀਆਂ ਤਕਾਂ ਵਾਲੇ ਹਨ । ਸਪਸ਼ਟ ਹੈ ਕਿ ਗੁਰ ਜੀ ਨੇ ਵਿਚਾਰ ਦੀ ਸਪਸ਼ਟਤਾ ਨੂੰ 
ਹੀ ਮੁੱਖ ਰਖਿਆ ਹੈ, ਰ੍ਰਪਕ ਪੱਖ ਦੀ ਸਨਾਤਨਤਾ ਤੇ ਮਰਯਾਦਾ ਦੀ ਕੋਈ ਖਾਸ ਪਰਵਾਹ 
ਨਹੀ” ਕੀਤੀ । ਏਸੇ ਤਰਾਂ ਅਸ਼ਟਪਦੀਆਂ ਵਿਚ ਵੀ ਪਦਿਆਂ ਦੀ ਨਿਰਧਾਰਤ ਮਾਤਰਾ ਨੂੰ 
ਮੁੱਖ ਨਹੀ' ਰਖਿਆ, ਸਗੋ” ਵਿਚਾਰ ਦਾ ਵੈਗ ਹੀ ਭਾਰ੍ਹ ਹੈ । ਸੂਹੀ ਰਾਗ ਦੀ ,ਅਜ਼ਟਪਦੀ 
ਕੋਈ ਆਣਿ ਮਿਲਾਵੇ ਮੈਰਾ ਪ੍ਰੀਤਮ ਪਿਆਰਾ” (ਪੰਨਾ 757) ਜੋ ਗੁਰੂ ਤੇ ਹਰੀ ਪ੍ਰਤੀ 


ਬਾਣੀ ਦੀ ਸਾਹਿਤਿਕ ਵਿਸ਼ੇਸ਼ਤਾ 73 


ਭਾਵਾਂ ਦੀ ਆਪਾ-ਵਾਰੂ ਤੀਬਰਤਾ ਦਾ ਪ੍ਰਗਟਾਵਾ ਕਰਦੀ ਹੈ, 32 ਤੁਕਾਂ ਵਾਲੀ ਹੈ। ਇਹ 
ਅਸ਼ਟਪਦੀ ਆਪ ਦੀ ਰਚਨਾ ਦੀ ਰਾਗਾਤਮਕਤਾ, ਬਿੰਬਾਵਲੀ ਤੇ ਵਿਚਾਰਧਾਰਾ ਦੀ ਇਕ 
ਪ੍ਰਮੁਖ ਉਦਾਹਰਣ ਕਹੀ ਜਾ ਸਕਦੀ ਹੈ । ਇਸ ਦੀਆਂ ਪਹਿਲੀਆਂ 12 ਤੁਕਾਂ ਵਿਚ ਆਪਣੇਂ 
ਆਪ ਨੂੰ ਗੁਰ ਦੀ ਸੇਵਾ ਵਿਚ ਦੀਵਾਨਾ-ਵਾਰ ਪੱਸ਼ ਕਰਕੇ ਹਰੀ ਦੇ ਮੋਲ ਲਈ ਤਾਂਘ 
ਦੱਸੀ ਗਈ ਹੈ ਅਤੇ ਜੋ ਵੀ ਉਸ ਨਾਲ _ਮਿਲਾ ਦੋਵੇ ਉਸੇ ਅੱਗੇ ਕ੍ਰਬਾਨ ਹੌਣ ਲਈ 
ਤਿਆਰ ਹਨ । ਅਗਲੀਆਂ ਛੇ ਤੁਕਾਂ ਵਿਚ ਇਸ ਮਿਲਾਣ ਵਾਲੋਂ ਗੁਰੂ ਲਈ ਸਿੱਖ ਦੀ 
ਅਟੁਟ ਸ਼ਰਧਾ ਦੱਸੀ ਹੈ । ਉਸ ਤੋ' ਅਗਲੀਆਂ ਛੋ ਤੁਕਾਂ ਵਿਚ ਹਰੀ ਨੂੰ ਕਹਿੰਦੇ ਹਨ ਕਿ 
ਤੂੰ ਆਪ ਹੀ ਮਿਲਾਣ ਵਾਲਾ ਗੁਰੂ ਹੈ । ਅੰਤ ਦੀਆਂ ਅੱਠ ਤੁਕਾਂ ਵਿਚ ਫੋਰ ਗੁਰੂ ਲਈ 
ਸ਼ਰਧਾ ਦਸਦੇ ਹਨ ਜੋ ਹਰੀ ਨੂੰ ਹਰ ਥਾਂ ਪ੍ਰਵੇਸ਼ ਕਰਦਾ ਦੱਸ ਕੇ ਮਿਲਾਪ ਕਰਾਉਦਾ ਹੈ । 

ਏਸੇ ਤਰ੍ਹਾਂ ਛਕੇ ਛੰਤਾਂ ਦੀ ਵਿਸ਼ੇਸ਼ ਸਾਹਿਤਿਕ ਵਡਿਆਈ ਹੈ । ਛਕੇ ਛੰਤਾਂ ਦਾ ਜਨਮ 
ਇਕ ਪਾਸੇ ਆਪਣੀ ਤੁਛਤਾ ਤੇ ਨਿਮਰਤਾ ਦੀ ਭਾਵਨਾ, ਦੂਜੇ ਪਾਸੇ ਗੁਰੂ ਦੀ ਵਡਿਆਈ 
ਅਤੇ ਤੀਜੋ ਪਾਸੇ ਗੁਰੂ ਦੇ ਮੋਲ ਲਈ ਬਿਹਬਲਤਾ ਵਿਚੋ ਹੋਇਆ ਹੈ । ਇਹਨਾਂ ਵਿਚ ਗੁਰੂ 
ਦੇ ਬਿਰਦ ਉਤੇ ਟੇਕ ਰਖਣ ਵਾਲੋਂ ਸ਼ਰਧਾਲੂ ਦੀ ਕ੍ਰਿਤੱਗਤਾ ਅਤੇ ਗੂਰੂ ਲਈ ਸ਼ਰਧਾ ਦੇ 
ਪ੍ਰਤਿ-ਅਨੁਭਵ ਅਜਿਹੀ ਸੁਚੱਜਤਾ ਨਾਲ ਸਾਕਾਰ ਹੋਏ ਹਨ ਕਿ ਇਹਨਾਂ ਵਿਚ ਪ੍ਰੈਮ ਦਾ 
ਆਨੰਦ ਵੀ ਹੈ । (ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੰਮ ਰਤਨਾ ਰਾਮ ਰਾਜੇ) ਪ੍ਰੰਮ ਦੀ 
ਕਸਕ ਵੀ (ਹਰਿ ਪ੍ਰੰਮ ਬਾਣੀ ਮਨ ਮਾਰਿਆ ਅਣੀਆਲੇਂ ਅਣੀਆ ਰਾਮ ਰਾਜੇ), ਪ੍ਰੇਮ ਦੀ 
ਜਿੱਕ ਵੀ (ਪੰਥ ਦਸਾਵਾ ਨਿਤ ਖੜੀ ਖ਼ੌਧ ਜੋਬਨਿ ਬਾਲੀ ਰਾਮ ਰਾਜੋ), ਪ੍ਰੰਮ ਦੀ ਨਿਮਰਤਾ 
ਵੀ (ਜਿਉ ਭਾਵੇ ਤਿਉ ਰਾਖਿ ਲੈ ਹਮ ਸਰਣਿ ਪ੍ਰਭ ਆਏ ਰਾਮ ਰਾਜੋ) ਅਤੇ ਪ੍ਰੇਮ ਦਾ 
ਸਵੈ-ਭਰੋਸਾ ਵੀ (ਜਿਨ ਹਰਿ ਸੋਤੀ ਮਨ ਮਾਰਿਆ ਸਭ ਦੁਸਟ ਝਖ ਮਾਰਾ) । ਇਹਨਾਂ ਛੰਤਾਂ 
ਵਿਚ ਕੇਵਲ ਸ੍ਰਹਜ-ਸਵਾਦ ਹੀ ਨਹੀ” ਸਗੱ' ਪ!ਠਕਾਂ ਦੇ ਹਿਰਦਿਆਂ ਵਿਚ ਆਪਣੇ ਨਿਜੀ 
ਭਾਵਾਂ ਨੂੰ ਸਮੂਹਕ ਕਰਨ ਦਾ ਉਪਰਾਲਾ ਵੀ ਗੁਰ ਜੀ ਨੇ ਸਫਲਤਾ-ਪੁਰਵਕ ਕੀਤਾ ਹੈ । 
ਇਸ ਵਿਚ ਪ੍ਰਗਟ ਹਏ ਭਾਵ ਮੁੱਖ ਤੌਰ ਤੇ ਸੰਜੋਗਮਈ ਹਨ, ਭਾਵੇ' ਵਿਚ ਵਿਚ ਵਿਯੋਗ 
ਦੀਆਂ ਮਧਮ ਸੁਰਾਂ ਵੀ ਸੁਣਾਈ ਦੇ'ਦੀਆਂ ਹਨ । 

ਗੁਰ ਰਾਮ ਦਾਸ ਜੀ ਦਾ ਸਾਰੀ ਬਾਣੀ ਦਾ ਰਾਗਾਂ ਅਨੁਸਾਰ ਵੇਰਵਾ ਇਸ ਪ੍ਰਕਾਰ 





ਹੈਂ 
ਨੰ. `ਰਾਂਗ ਪਦੇ _ਅਸ਼ਟਪਦੀਆਂ ਹੋਰ ਰਚਨਾਵਾਂ ਛੰਤ ਸਲੋਕ ਵਾਰ ਪਉੜੀਆਂ 
1. ਸਿਰੀ 6 ,--- (ਪਹਰੌ-1 1 <- 1 (21) 
ਰ (ਵਣਜਾਰਾ-1 
2. ਮਾਝ । | ਦ੍ਦ ੫੬. . ਸਿ 
3. ਗਉੜੀ 32 -- ਕਰਹਲੰ-2 --- 53 1 (28) 
4. ਆਸਾਂ | ਦਾ ਰਖ” (ਨ. ਆ ਰਤ 
5. ਗੂਜਰੀ 7 $ -= - = -- 


74 ਗੁਰੂ ਰਾਮ ਦਾਸ 


ਰਾਗ ਪਦੇ _ਅਸ਼ਟਪਦੀਆਂ ਹੌਰ ਰਚਨਾਵਾਂ ਛੱਤ ਸਲੋਕ ਵਾਰ ਪਉੜੀਆਂ 


615 








ਦੋਵ ਗੰਧਾਰੀ 6 << << <== -<==  == 
ਬਿਹਾਗੜਾ _ 6 -- -- --- 2 1 (21) 
ਵਡਹੌਸ 3 - ਘੋੜੀਅਂ-2 4 -- 1 (21) 

9. ਸੋਰਠਿ 9 -- << => 7? 1 (29) 
10. ਜੈਤਸਿਰੀ 11 -- ਵਿ -= 

11. ਧਨਾਸਰੀ 13 -- --- ] - ੮ 

12. ਟੌਡੀ 

13. ਬੈਰਾੜੀ 

14, ਤਿਲੰਗ 

15. ਸ੍ਰਹੀ 

16. ਬਿਲਾਵਲ 
17. ਰਾਮਕਲੀ 
168. ਨਟ-ਨਾਰਾਇਣ 
19. ਮਾਲੀ ਗਉਂੜਾ 
20. ਮਾਰ੍ਹ; 
21. ਤੁਖਾਰੀ 
22, ਕੌਦਾਰਾ 
23. ਗੰੱਤ 
24, ਭੈਰਉ 
25. ਬਸੰਤ 
26. ਸਾਰੰਗ 
27. ਮਲਾਰ 
28. ਕਾਨੜਾ 
29. ਕਲਿਆਨ 
30. ਪ੍ਰਭਾਤੀ 


ਕੁਲ : 245 31 6 32 138 58 (163) 
ਰ ਰ (30 ਸ਼ਲੋਕ ਵਾਰਾਂ ਤੋ" ਵਧੀਕ) 


ਰਾ. 


੧੭ | 
[ | 
ਸਿਤ 
ਉਹ 
[ | 


ਰਿ 
ਹ 
ਹ 
ਰ 
ਹ 


.ਆ%%=====%%%% ____`_ਅਲਕਅਖਅ=ਅਰਣੀ __________ਐਕਕਲਾਕਅਲਕਗ, ________ ਆਖ=ਲਾਜਕਾ=ਗ 


ਤੀ. _ ੬੬. . 3੮ 0 


ਅਲਲ=== 


30 1 (15) 


ਲਾਲ 


੨ 


ਹ 
| 


ਨ ਦ== [ਆ .ਨ====> ਕਲਾ ਦੇ 


ਦਦਤੈ 3 ੯ ੧੨ ੪% ੧ 








ਵਾਰਾਂ ਰ 
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ 22 ਵਾਰਾਂ ਤ` ਪਤਾ ਲਗਦਾ ਹੈ ਕਿ ਉਹਨੀ” 
ਦਿਨੀ" ਵਾਰ ਦਾ ਰ੍ਰਪ ਬਰੁਤ ਲੱਕ-ਪ੍ਰੀਅ ਸੀ । ਸਮੇ" ਦੀ ਮੰਗ ਨੂੰ ਮੁੱਖ ਰਖਦੇ ਹੋਏਂ ਗੁਰਆਂ 


ਬ'ਣੀ ਦੀ ਸਾਹਿਤਿਕ ਵਿਸ਼ੇਸ਼ਤਾ 75 


ਨੇ ਲੋਕ-ਕਾਵਿ ਦੇ ਇਸ ਰ੍ਪ ਨੂੰ ਆਪਣੇ ਅਧਿਆਤਮਕ ਤੇ ਸਮਾਜਕ ਵਿਚਾਰ ਪੌਸ਼ ਕਰਨ 
ਲਈ ਵਰਤਿਆ । ਵਾਰ ਵਿਚ ਜੋਧਿਆਂ ਦੇ ਜ੍ਰਝਣ ਤੇ ਜੰਗ ਦਾ ਬੀਰ-ਰਸੀ ਬਿਆਨ ਹੌਦਾ 
ਸੀ ਪਰ ਇਹਨਾਂ ਵਾਰਾਂ ਵਿਚ ਗੁਰੂ- -ਕਵੀਆਂ ਨੰ ਸ਼ਾਂਤ-ਰਸ ਰਾਹੀ ਲੱਕਾਂ ਵਿਚ ਆਤਮਕ 
ਭਾਵ ਪੈਦਾ ਕਰ ਕੇ ਉਹਨਾਂ ਅਔਦਰ ਨਵੀ” ਸਮਾਜਕ ਤੋਂ ਆਤਮਕ ਬਲਵਾਨਗੀ ਦਾ ਸੰਚਾਰ 
ਕੀਤ। ਜਿਵੇ" ਗੀਤਾ ਦੇ ਫਲਸਫੇ ਅਨੁਸਾਰ ਚੰਗੀਆਂ ਤੋਂ ਮਾੜੀਆਂ ਬਿਰਤੀਆਂ ਦਾ! ਆਪਸੀ 
ਯੁੱਧ ਮਨੁੱਖ ਦੇ ਮਨ ਵਿਚ ਵੀ ਚਲਦਾ ਰਹਿੰਦਾ ਹੈ, ਏਸੇ ਤਰ੍ਹਾਂ ਇਹਨਾਂ ਵਾਰਾਂ ਵਿਚ ਗੁਰ- 
ਮੁਖ ਆਤਮਕ ਬਲ ਨਾਲ ਲੰਸ ਹੋ ਕੇ ਮਨਮਖੀ ਬਿਰਤੀਆਂ ਨਾਲ ਯੁੱਧ ਕਰਦਾ ਤੇ ਜਿੱਤ 
ਪ੍ਰਾਪਤ ਕਰਦਾ ਹੈ । ਅਧਿਆਤਮਕ ਵਾਰ ਦੇ ਇਸ ਲਛਣ ਦੋ ਪ੍ਰਰਨੇ ਗੁਰ ਨਾਨਕ ਦੇਵ 
ਜੀ ਨੇ ਹੀ ਆਪਣੀਆਂ ਵਾਰਾਂ ਵਿਚ ਪਾ ਦਿੱਤੇ ਹਨ : 
ਆਪੋ ਛਿੰਝ ਪਵਾਇ ਮਲਾ ਖਾੜਾ ਰਚਿਆ । 
ਲਥੇਂ ਭੜਥ੍ਰ ਪਾਇ ਗੁਰਮੁਖਿ ਮਚਿਆ । 
ਮਨਮੁਖ ਮਾਰੇ ਪਛਾੜਿ ਮ੍ਰਰਖ ਕਚਿਆ । 
ਆਪਿ ਭਿੜੌ ਮਾਰੇ ਆਪਿ ਆਪਿ ਕਾਰਜ ਰਚਿਆ । 
(ਆਦਿ ਗ੍ਰੰਥ : 1280) 
ਹੌਰ ਗੁਰ੍ਹ ਸਾਹਿਬਾਂ ਦੀਆਂ ਵਾਰਾਂ ਵਾਂਗ ਗੁਰੂ ਰਾਮ ਦਾਸ ਦੀਆਂ ਵਾਰਾਂ ਦਾ ਵਿਸ਼ਾ 
ਸਤਿਗੁਰ, ਗੁਰਮੁਖ, ਨਾਮ ਦਾ ਜੱਸ ਅਤੇ ਮਨੁੱਖ ਲਈ ਗ੍ਰਮਤਿ ਸਿਧਾਂਤਾਂ ਅਨੁਸਾਰ ਜੀਵਨ 
ਸਫਲ ਕਰਨ ਦਾ ਰਾਹ ਦਰਸਾਉਣਾ ਹੈ । ਗ੍ਰਰੂ ਰਾਮ ਦਾਸ ਜੀ ਨੇ ਇਸੇ ਲੀਹ ਉਤੇ 
ਚਲਦੇ ਹੋਏ ਆਪਣੀਆਂ ਵਾਰਾਂ ਵਿਚ ਸਮਾਜਕ ਗਿਰਾਵਟ, ਭੇਖਾਂ, ਪਖੰਡਾਂ, ਕਰਮ-ਕਾਂਡ 
ਅਤੇ ਮਨਮੁਖਾਂ ਦੀਆਂ ਕਰਤ੍ਰਤਾਂ ਦਾ ਖੰਡਨ ਵੀ ਕੀਤਾ ਹੈ : 
ਮਨਮੁਖਿ ਦੂਜਾ ਭਰਮ ਹੈ ਦੂਜੇ ਲੌਭਾਇਆ । 
ਕੜ ਕਪਟੁ ਕਮਾਵਦੇ ਰ੍ਰੜੌ ਆਲਾਇਆ । 
ਪੁਤ ਕਲਤ੍‌ ਮੌਹੁ ਹੋਤ ਹੈ ਸਭ ਦੁਖੁ ਸਬਾਇਆ । 
ਜਮਦਰਿ ਬਧੇ ਮਾਰੀਅਹਿ ਭਰਮਹਿ ਭਰਮਾਇਆ । 
ਮਨਮੁਖਿ ਜਨਮੁ ਗਵਾਇਆ ਨਾਨਕ ਹਰਿ ਭਾਇਆ । 
(ਪੰਨਾ : 1238) 
ਪੰਜਵੇ' ਗੁਰ ਜੀ ਨੇ ਜਦ ਆਦਿ ਸਰ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ ਤਾਂ ਗੁਰੂ 
'ਹਿਬਾਨ ਦੇ ਫੁਟਕਲ ਉਚਰੋ ਹੋਏ ਸ਼ਲੌਕ ਇਹਨਾਂ ਬਾਈ ਵਾਰਾਂ ਦੀਆਂ ਪਉੜੀਆਂ ਨਾਲ 
ਸੰਗ ਸਹਿਤ ਜੌੜ ਦਿੱਤੇ । ਗ੍ਰੰਥ ਸਾਹਿਬ ਦੀਆਂ ਇਹਨਾਂ ਬਾਈ ਵਾਰਾਂ ਵਿਚੋਂ ਤਿੰਨ ਪਹਿਲੇ 
'ਰੂ ਦੀਆਂ, ਚਾਰ ਤੀਜੋਂ ਗੁਰੂ ਦੀਆਂ, ਅੱਠ ਚੌਥੇ ਗੁਰ ਦੀਆਂ, ਛੌ ਪੰਜਵੇ" ਗੁਰੂ ਦੀਆਂ, 
ਕ ਸੱਤੇ ਬਲਵੰਡ ਦੀ ਵਾਰ ਹੈ । ਗਿਣਤੀ ਵਿਚ ਆਪ ਦੀਆਂ ਸਭ ਤੋਂ ਵੱਧ ਵਾਰਾਂ ਦੀ 
ਚਨਾ ਤੌ“ ਪਤਾ ਲਗਦਾ ਹੈ ਕਿ ਗੁਰੂ ਰਾਮ ਦਾਸ ਜੀ ਨੂੰ ਵਾਰ ਕਾਵਿ-ਰੁਪ ਬੜਾ ਪਸੰਦ ਸੀ 
ਤੇ ਇਸ ਵਿਚ ਨਿਪੁੰਨਤਾ ਪ੍ਰਾਪਤ ਸੀ । ਇਹ ਅੱਠ ਵਾਰਾਂ ਇਹਨਾਂ ਵਾਰਾਂ ਵਿਚ ਹਨ : 
1. ਸੀ ਰਾਗ ਕੀ ਵਾਰ 


` 76 ਗੁਰ੍ਹ ਰਾਮ ਦਾਸ 


ਗਉੜੀ ਰਾਗ ਕੀ ਵਾਰ 
ਵਡਹੰਸ ਕੀ ਵਾਰ 
ਬਿਲਾਵਲ ਕੀ ਵਾਰ 
ਬਿਹਾਗੜੇ ਕੀ ਵਾਰ 
ਸੋਰਠ ਕੀ ਵਾਰ 
ਸਾਰੰਗ ਕੀ ਵਾਰ 
. _ਕਾਨੜੇ ਕੀ ਵਾਰ 

ਸ੍ਰੀ ਰਾਗ ਕੀ ਵਾਰ' ਦੀਆਂ ਕੁਲ 21 ਪਉੜੀਆਂ ਗੁਰ ਜੀ ਦੀ ਆਪਣੀ ਰਚਨਾ 
ਹੈ । ਇਹਨਾਂ ਨਾਲ ਦਰਜ 43 ਸਲੰਕਾਂ ਵਿਚ ਗੁਰੂ ਨਾਨਕ ਸਾਹਿਬ ਦੇ ਸੱਤ, ਗੁਰ ਅੰਗਦ 
ਦੇ 2, ਗੁਰੂ ਅਮਰ ਦਾਸ ਦੇ 33, ਗੁਰੂ ਅਰਜਨ ਸਾਹਿਬ ਦਾ ਇਕ ਸਲੌਕ ਹੈ 1 ਹਰੇਕ 
ਪਉੜੀ ਦੇ ਨਾਲ ਕਰੀਬ ਦੋ ਦੋ ਸਲੌਕ ਹਨ ਅਤੇ ਗੁਰੂ ਰਾਮ ਦਾਸ ਜੀ ਦਾ ਇਸ ਵਿਚ 
ਕੌਈ ਵੀ ਆਪਣਾ ਸਲੋਕ ਨਹੀ” ਹੈ । ਆਪਣੀਆਂ ਪਉੜੀਆਂ ਵਿਚ ਆਪ ਭਾਵ ਤੇ ਰਾਗ 
ਨੂੰ ਵਧ੍ਰੇ ਮਹਾਨਤਾ ਦੱਦੇ ਹਨ। ਮਾਤਰਾਂ ਅਨੁਸਾਰ ਵਜ਼ਨ-ਤੌਲ ਪ੍ਰਰਾ ਰਖਣਾ ਬਹੁਤ 


ਦੁਖ 
ਛਲ 


ਜ਼ਰੂਰੀ ਨਹੀ” ਸਮਝਦੇ । ਭਾਵ ਦੀ ਸਪਸ਼ਟਤਾ ਲਈ ਕਈ ਥਾਈ” ਲੰਮੀਆਂ ਲੰਮੀਆਂ 
ਤੁਕਾਂ ਵੀ ਹਨ । ਸਲੌਕ ਪਉੜੀ) ਦੇ ਭਾਵ ਨੂੰ ਸਪਸ਼ਟ ਕਰਦੇ ਹਨ । 

'ਗਉੜੀ ਕੀ ਵਾਰ' ਵਿਚ ਕਲ 33 ਪਉੜੀਆਂ ਹਨ । ਪਹਿਲੀਆਂ 26 ਪਉੜੀਆਂ 
ਗੁਰੂ ਰਾਮ ਦਾਸ ਜੀ ਦੀਆਂ, ਅਗਲੀਆਂ ਪੰਜ ਪਉੜੀਆਂ ਪੰਜਵੇ ਗੁਰੂ ਜੀ ਦੀਆਂ ਤੇ 
ਆਖਰੀ ਦੇ ਮੁੜ ਆਪ ਦੀਆਂ । ਇਹਨਾਂ ਨਾਲ ਕੁਲ 68 ਸਲੌਕ ਹਨ, ਜਿਨ੍ਹਾਂ ਵਿਚ 
53 ਆਪ ਦੇ, ਸੱਤ ਗੁਰਹ ਅਮਰ ਦਾਸ ਦੇ ਅਤੇ ਅੱਠ ਗੁਰੂ ਅਰਜਨ ਸਾਹਿਬ ਦੇ ਹਨ। 
ਇਸ ਵਾਰ ਵਿਚ ਆਪ ਨੇ ਆਪਣੇ ਸਮ ਦੀਆਂ ਘਟਨਾਵਾਂ ਨੂੰ ਮੁਖ ਰੱਖ ਕੇ ਗੇਦੇ ਮਰਵਾਰੇ 
ਅਤੋਂ ਤਪ ਜਿਹੋ ਮਨਮੁਖਾਂ, ਈਰਖਾਲੂਆਂ ਅਤੇ ਗੁਰ੍ਹ ਨਿੰਦਕਾਂ ਦੇ ਪੱਲ ਥੌਲ੍ਹ ਹਨ । ਇਸ 
ਕਾਰਨ ਇਸ ਵਾਰ ਦਾ ਇਤਿਹਾਸਕ ਮਹੱਤਵ ਵੀ ਹੈ । 

ਥਿਹਾਗੜੇ ਦੀ ਵਾਰ ਦੀਆਂ 21 ਪਉੜੀਆਂ ਅਤੇ 43 ਸਲੋਕ ਹਨ । ਇਹਨਾਂ ਵਿਚ 
ਪਹਿਲੇ ਗੁਰੂ ਜੀ ਦੇ ਦੇ, ਤੀਜੇ ਗੁਰੂ ਦੇ 33, ਚੌਥੇ ਗੁਰ੍ਹ ਜੀ ਦੇ ਦੇ, ਪੰਜਵੇ" ਗੁਰੂ ਜੀ ਦੇ 
ਦੇ, ਕਬੀਰ ਜੀ ਦਾ ਇਕ ਤੇ ਭਾਈ ਮਰਦਾਨੇ ਦੇ ਤਿੰਨ ਸਲੌਕ ਹਨ । ਭਾਵਨਾ ਦੇ ਵਗਵਿਚ 
ਆ ਕੇ ਆਪ ਨੇ ਕੋਈ ਕੋਈ ਤੁਕ ਤਾਂ ਕਾਫੀ ਲੰਮੀ ਕਰ ਦਿੱਤੀ ਹੈ : 

“ਤੁਧੁ ਜੇਵਡੁ ਦਾਤਾਰ ਮੈ ਕੋਈ ਨਦਰਿ ਨਾ ਆਵਦੀ ਤੁਧ ਸਭਸੌ ਨੌ 
ਦਾਨ ਦਿਤਾ ਖੰਡੀ ਵਰਭੰਡੀ ਪਾਤਾਲੀ ਪੁਰਈ ਸਭ ਲਈ । ' 
ਰ ਰ (ਤੀਜੀ ਪਉੜੀ) 

'ਬਿਲਾਵਲ ਕੀ ਵਾਰ' ਵਿਚ ਥਾਂਥਾਂ ਉਤੇ ਗੁਰੂ-ਨਿੰਦਕਾਂ ਅਤੇਂ ਗੁਰ੍ਹ-ਘਰ ਦੇ 
ਵਿਰੌਧੀਆਂ ਵੱਲ ਇਸ਼ਾਰੇ ਮਿਲਦੇ ਹਨ ਅਤੇ ਇਹ ਦੱਸਿਆ ਗਿਆ ਹੈ ਕਿ ਸਰਬ-ਸਮਰਥ 
ਹਰੀ ਦਾ ਹੱਥ ਗੁਰੂ ਦੀ ਹਿੱਠ ਉਤੇ ਹੈ, ਇਸ ਲਈ ਦੁਸ਼ਮਣ ਤੇ ਨਿੰਦਕ ਉਸ ਦਾ ਕੁਝ 
ਨਹੀ” ਵਿਗਾੜ ਸਕਦੇ । ਬਿਲਾਵਲ ਦਾ ਸ਼'ਬਾਦਿਕ ਅਰਥ ਹੈ 'ਖੁਸ਼ੀ । ਗੁਰੂ ਸਾਹਿਬ ਨੇ 


ਬਾਣੀ ਦ) ਸਾਹਿਤਿਕ ਵਿਸ਼ੇਸ਼ਤਾ 77 


ਦੱਸਿਆ ਹੈ ਕਿ ਅਸਲੀ ਖੁਸ਼ੀ ਦੁਨਿਆਵੀ ਪਦਾਰਥਾਂ-- ਚੋਗ ਭੋਜਨਾਂ, ਪੁਸ਼ਾਕਾਂ, ਮਹਿਲ- 
ਮਾੜੀਆਂ ਤੇ ਹੌਰ ਭੋਗਾਂ--ਵਿਚ ਨਹੀ, ਸਗੋ" ਹਗੇ ਸਿਮਰਨ ਵਿਚ ਹੈ, ਜੋ ਗੁਰੂ ਦੇ ਰਾਹੀ' 
ਪ੍ਰਾਪਤ ਹ੍ਰੰਦਾ ਹੈਂ । 

'ਸਾਰੰਗ ਕੀ ਵਾਰ ਦਾ ਮੁੱਖ ਵਿਸ਼ਾ ਨਾਮ ਦੀ ਮਹਿਮਾ ਹੈ, ਜੌ ਕਰਮ-ਕਾਂਡ ਨਾਲ 
ਨਹੀ”, ਸਗੋ" ਨਾਮ ਸੁਣਨ, ਮੰਨਣ ਤੇ ਜਪਣ ਨਾਲ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੌਦਾ 
ਹੈ । ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਵਿਚ' ਸਭ ਤੋਂ' ਲੰਮੀ ਵਾਰ ਹੈ । ਇਸ 
ਵਿਚ 36 ਪਉੜੀਆਂ ਹਨ ਅਤੇ ਪੰਜ ਗੁਰੂ ਸਾਹਿਬਾਂ ਦੇ ਰਚੋ ਹੋਏ 74 ਸਲੋਕ ਹਨ । 
'ਕਾਂਨੜੇ ਕੀ ਵਾਰ' ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੀਆਂ 15 ਪਉੜੀਆਂ ਅਤੇ 30 
ਸਲੌਕ ਸਾਰੇ ਹੀ ਗੁਰ ਰਾਮ ਦਾਸ ਜੀ ਦੀ ਆਪਣੀ ਰਚਨਾ ਹਨ । ਪਰ 'ਵਡਹੌਸ ਕੀ ਵਾਰ' 
ਵਿਚ ਪਉੜੀਆਂ ਤਾਂ ਚੌਥੇ ਗ੍ਰਰ੍ਹ ਜੀ ਦੀਆਂ ਹਨ, ਸਲੰਕ ਕਈ ਵੀ ਆਪਣਾ ਨਹੀ” । 

ਵਾਰਾਂ ਦੀ ਬੋਲੀ ਸਰਲ ਤੇ ਉਸ ਸਮੇ" ਦੀ ਠੇਠ ਪੰਜਾਬੀ ਹੈ। ਗੁਰੂ ਸਾਹਿਬਾਨ ਨੇ 
ਵਾਰਾਂ ਦੇ ਰਾਹੀ" ਪਹਿਲੀ ਵੇਰ ਪੰਜਾਬੀ ਬੌਲੀ ਨੂੰ ਡੂੰਘੇ ਤੇ ਔਖੇ ਭਾਵਾਂ ਤੋਂ ਦਾਰਸ਼ਨਿਕ 
ਵਿਚਾਰਾਂ ਦੇ ਪ੍ਰਗਟਾਉਣ ਦਾ ਵਸੀਲਾ ਬਣਾਇਆ । ਚੌਥੋਂ ਗੁਰ ਜੀ ਨੇ ਸੱਚੇ ਤੇ ਸੁੱਚੇ 
ਵਲਵਲੇ ਨੂੰ ਮੁੱਖ ਰਖਦੇ ਹੋਏ, ਛੱਦਾ ਬੰਦੀ ਦੇ ਨਿਯਮਾਂ ਦੀ ਪਰਵਾਹ ਨਾ ਕਰਕੇ, ਭਾਵਾਂ 
ਨੂੰ ਪਰਮਖਤਾ ਦਿੱਤੀ ਅਤੇ ਨਿੱਜੀ ਤੇ ਸਥਾਨਕ ਹਵਾਲੇ ਦ ਕੰ ਇਕ ਚੋਗੇ ਹਵਾਲਾ-ਲੇਖਕ 
ਹੌਣ ਦਾ ਸਬ੍ਰਤ ਵੀ ਦਿੱਤਾ । ਇਸ ਕਾਰਨ ਹੀ ਆਪ ਦੀਆਂ ਰਚੀਆਂ ਵਾਰਾਂ ਦੀਆਂ 
ਪਉੜੀਆਂ ਵਿਚ ਉਸ ਮੁਢਲੀ ਪੰਜਾਬੀ ਵਾਰਤਕ ਦਾ ਉਹ ਬੀਜ-ਰ੍ਰਪ ਦੇਖ ਸਕਦੇ ਹਾਂ ਜੌ 
ਅਜੇ ਕਾਵਿ-ਗਰਭਤ ਸੀ, ਕਿਉਕਿ ਭਾਵਨਾ ਅਤੇ ਯਥਾਰਥ-ਵਰਣਨ ਦੇ ਦੂਹਰੇ ਪ੍ਰਭਾਵ 
ਹੇਠ ਇਹਨਾਂ ਦੀਆਂ ਕਈ ਤੁਕਾਂ ਦੀ ਲੰਬਾਈ ਵੱਧ ਕੇ ਛੰਦਾ-ਬੰਦੀ ਦੇ ਤਲ ਦੀ ਉਲੰਘਣਾ 
ਕਰਦੀ ਹੈ। ਏਸੋ ਲਈ ਇਹਨਾਂ ਵਾਰਾਂ ਦੀ ਇਕ ਵਿਸ਼ੇਸ਼ ਸਾਹਿਤਕ ਤੇ ' ਇਤਿਹਾਸਕ 
ਮਹਾਨਤਾ ਵੀ ਹੈ। 
ਪਹਰੇ, ਵਣਜਾਰਾ, ਕਰਹਲੇ, ਘੋੜੀਆਂ ਰ 

ਪਹਰੇ ਇਕ ਲੌਕ-ਕਾਵਿ ਰੂਪ ਹੈ ਜਿਸ ਅਨੁਸਾਰ ਮਨੁੱਖੀ ਜੀਵਨ ਨੂੰ ਰਾਤ ਕਿਹਾ 
ਗਿਆ ਹੈ ਅਤੇ ਇਸ ਦੇ ਚਾਰ ਪਹਿਰ ਜੀਵਨ ਦੇ ਚਾਰ ਮੁੱਖ ਭਾਗ ਹਨ--ਜਨਮ, ਜਵਾਨੀ, 
ਬਢਾਪਾ ਤੇ ਮੌਤ । ਸੀ ਰਾਗ ਵਿਚ ਪਹਿਲੇ, ਚੌਥੇ ਤੇ ਪੰਜਵੇ" ਗੁਰ੍ਹ ਜੀ ਨੇ 'ਪਹਰੇ' ਰਚੇ 
ਹਨ । ਗੁਰੂ ਰਾਮ ਦਾਸ ਜੀ ਦਵਾਰਾ ਰਚੀ ਗਈ ਇਸ ਬਾਣੀ (ਆਦਿ ਗ੍ਰੰਥ : 76) ਦਾ 
ਭਾਵ ਗੁਰੂ ਨਾਨਕ ਦੇਵ ਜੀ ਦਵਾਰਾ ਰਚੋਂ ਦੋ ਪਹਰ ਨਾਲ ਮਿਲਦਾ ਜੁਲਦਾ ਹੈ । ਪਹਿਲ 
ਪਹਿਰੋ ਵਿਚ ਮਨੁੱਖ ਮਾਂ ਦੇ ਪੇਟ ਵਿਚ ਹਰੀ ਨੂੰ ਚਿਤਵਦਾ ਹੈ ਅਤੇ ਉਸ ਦੇ ਜਨਮ 
ਉਤੋਂ ਮਾਂ ਪਿਉ ਤੇ ਘਰ ਵਾਲੋਂ ਖੁਸ਼ ਹੁੰਦੇ ਹਨ । ਦੂਜੇ ਪਹਿਰੇ, ਜਵਾਨੀ ਵਿਚ ਮਨੁੱਖ 
ਦਨੀਆਂ ਦੇ ਮੌਹ-ਮਾਇਆ ਵਿਚ ਫਸ ਜਾਂਦਾ ਹੈ ਅਤੇ ਦਾਤਾਂ ਦੇਣ ਵਾਲੇ ਨਾਲੋ ਬਹੁਤਾ 
ਪਦਾਰਥਾਂ (ਦਾਤਾਂ) ਨਾਲ ਹਿੱਤ ਰਖਦਾ ਹੈ । ਤੀਜੇ ਪਹਿਰੇ ਵਿਚ ਉਹ ਇਸ ਗੋੌਰਖ-ਧੰਦੇ 
ਵਿਚ ਹੋਰ ਵੀ ਖਚਤ ਹੋ ਜਾਂਦਾ ਹੈ ਅਤੇ ਉਸ ਦੀ ੧ਧ-ਬ੍ਧ ਮਾਰੀ ਜਾਂਦੀ ਹੈ । ਚੌਥੇ ਪਹਿਰੇ 
ਉਸ ਦਾ ਚੱਲਣ ਦਾ ਵੌਲਾ ਹੁੰਦਾ ਹੈ ਪਰ ਜਿਲ੍ਹਾਂ ਲੇ ਸੱਚੇ ਨਾਮ ਦੀ ਕਮਾਈ ਕੀਤੀ ਹੁੰਦੀ 


78 ਗੁਰੂ ਰਾਮ ਦਾਸ 


ਹੈ, ਉਹ ਆਪਣੀ ਜੀਵਨ ਯਾਤਰਾ ਸਫਲ ਕਰ ਜਾਂਦੇ ਹਨ । 
ਵਣਜਾਰਾ (ਆਦਿ ਗ੍ਰੰਥ : 81) ਵਿਚ ਮਨੁੱਖ ਨੂੰ ਇਕ ਵਣਜਾਰੇ ਦਾ ਰੂਪਕ ਦੋ ਕੇ 
ਕਿਹਾ ਹੈ ਕਿ ਉਸ ਨੂੰ ਇਸ ਜੀਵਨ ਵਿਚ ਸੱਚੇ ਨਾਮ ਦਾ ਵਣਜ ਕਰਨਾ ਚਾਹੀਦਾ ਹੈ, 
ਕਿਉਕਿ ਇਹ ਮੌਕਾ ਮੁੜ ਹੱਥ ਨਹੀ ਆਉਣਾ : 
ਧਨੁ ਧਨੁ ਵਣਜ ਵਾਪਾਰੀਆ ਜਿਨ ਵਖਰੁ ਲਦੜਿਆਂ ਹਰ ਰਾਸਿ । 
ਗ੍ਰਮੂਖਾ ਦਰਿ ਮੁਖ ਉਜਲੇ ਸੋ ਆਇ ਮਿਲੋ ਹਰਿ ਪਾਸਿ। (ਪੰਨਾਂ : 82) 
'ਕਰਹਲਾ' ਵੀ ਇਕ ਲੌਕ-ਕਾਵਿ ਰੂਪ ਹੈ । 'ਕਰਹਾ' ਜਾਂ 'ਕਰਹੋਂ' ਉਠ ਨੂੰ ਕਹਿੰਦੇ 
ਹਨ । ਪਹਿਲੇ ਸਮੋ ਵਿਚ ਉਠਾਂ ਉੱਤੇ ਮਾਲ ਲੱਦ ਕੇ ਦੂਰ ਦੋਸ਼ ਲਿਜਾਂਦੇ ਸਨ । ਨਾਲ 
ਨਾਲ ਹੀ ਉਠਾਂ ਵਾਲ ਇਕ ਖਾਸ ਸੁਰ ਵਾਲਾ ਗੀਤ ਗਾਈ ਜਾਂਦੇ ਸਨ । ਇਸ ਬਾਣੀ 
(ਆਦਿ ਗ੍ਰੰਥ : 234) ਵਿਚ ਭਟਕਣ ਵਾਲੋਂ ਜੀਵ ਨੂੰ ਉਠ ਕਹਿ ਕੇ ਉਪਦੇਸ਼ ਦਿੱਤਾ ਗਿਆ 
ਹੈਂ । ਗੁਰ ਜੀ ਮਨੁੱਖ ਦੇ ਮਨ ਨੂੰ ਬੱਚਾ ਸਮਝ ਕੇ ਪਿਆਰ ਨਾਲ 'ਮਨ ਕਰਹਲਾ 
ਅਤਿ ਨਿਰਮਲਾ , 'ਮੱਨ ਕੱਰਹਲਾ ਮੇਰੇ ਪ੍ਰੀਤਮਾ', 'ਮਨ ਕਰਹਲਾ ਤੂੰ ਮੀਤੁ ਮੌਰਾ 
'ਮਨ ਕਰਹਲਾ ਮੋਰੋ ਸਾਜਨਾ', 'ਮਨ ਕਰਹਲਾ ਵੀਚਾਰਿਆਂ' ਆਦਿ ਸ਼ਬਦਾਂ ਨਾਲ ਸੰਬੋਧਨ 
ਕਰਕੇ ਹੋਏ ਉਸ ਨੂੰ ਸਮਝਾਊ'ਦੇ ਅਤੇ ਉਸ ਦੇ ਅਸਲ ਦੀ ਯਾਦ ਕਰਾਉ'ਦੇ ਹਨ : 
ਮਨ ਕਰਹਲਾ ਮੋਰੇ ਪਿਆਰਿਆ ਇਕ ਗੁਰ ਕੀ ਜਿਖ ਸੁਣਾਇ । 
ਇਹ ਮੌਹ ਮਾਇਆ ਪਸਰਿਆ ਅਤਿ ਸਾਥ ਨ ਕਈ ਜਾਇ । 

'ਘੌੜੀ' ਉਹ ਲੋਕ-ਗੀਤ ਹੈ ਜੋ ਲਾੜੋ ਦੇ ਘੋੜੀ ਚੜ੍ਹਨ ਸਮੇ ਗਾਇਆ ਜਾਂਦਾ ਹੈ । 
ਇਸ ਗੀਤ ਦੀ ਉਸ ਸਮੋ ਦੀ ਧਾਰਨਾ ਉਤੋਂ ਗੁਰੂ ਜੀ ਨੇ 'ਘੌੜੀਆਂ' ਨਾਮ ਦੇ ਦੋ ਸ਼ਬਦ 
ਰਾਗ ਵਡਹੌਸ ਵਿਚ ਰਚੇਂ ਹਨ। ਇਹਨਾਂ ਵਿਚ ਇਹ ਦੱਜਿਆ ਹੈ ਕਿਵੇ ਦੌਹ ਰ੍੍ਪੀ 
ਘੋੜੀ ਉਤੋਂ ਚੜ੍ਹ ਕੇ, ਸਾਧ ਸੰਗਤ ਦੀ ਜੌਵ ਲੈ ਕੇ, ਸੰਸਾਰ ਦਾ ਬਿਖੜਾ ਪੈ'ਡਾ ਕਟੱਦੇ ਹੱਏ 
ਅੰਤ ਹਰੀ ਨਾਲ ਮੌਲ ਕਰਨਾ ਹੈ । ਦੋਹਾਂ ਸ਼ਬਦਾਂ ਵਿਚ ਪਹਿਲਾਂ ਦੇਹ ਨੂੰ ਸੁਹਣੀ ਸੱਜੀ ਹੋਈ 
ਘੋੜੀ ਦਾ ਅਲੰਕਾਰ ਦਿੱਤਾ ਹੈ । ਫੋਰ ਗ੍ਰ-ਸ਼ਬਦ ਜਾਂ ਨਾਮ ਦੇ ਵਸੀਲੇ ਨੂੰ 'ਜ਼ੀਨ' (ਕਾਠੀ) 
ਬਣਾਇਆ ਹੈ । ਫੋਰ ਮਨ ਦੋ ਕਾਬੂ ਕਰਨ ਦੇ ਸਾਧਨ ਨੂੰ ਲਗਾਮ ਤੇ ਚਾਬਕ ਦੱਸ ਕੇ ਔਸੀ 
ਸਵਾਰੀ ਨੂੰ ਧੰਨ ਕਿਹਾ ਹੈ ਜਿਸ ਦਾ ਅੰਤ ਪਿਆਰੇ ਨਾਲ ਮੋਲ ਹੋ ਜਾਂਦਾ ਹੈ : 

ਦੇਹ ਤਾਜਣਿ ਜੀ ਰਾਮਿ ਉਪਾਈਆ ਰਾਮ । 


ਦੇਹ ਪਾਵਉ ਜੀ 


ਨ ਬੁਝਿ ਚੰਗਾ ਰਾਮ । 
ਕੜੀਆਲ ਮੁਖੇ ਗੁਰਿ ਗਿਆਨ ਦਿ੍‌ੜਾਇਆ ਰਾਮ। 
ਤਨਿ ਪ੍ਰੇਮ ਹਰਿ ਚਾਬਕ੍ ਲਾਇਆ ਰਾਮ । 


੭%੦੦੦੪੭੦੦੦੦੦੪੦੦੦੭॥ ੮੧੦੦੦ ਜਰ ੭੦੦ ੨੦ ਆਉ ੦ 


ਹਰਿ ਹਰਿ ਕਾਜੁ ਰਚਾਇਆ ਪ੍ਰੋ ਮਿਲਿ ਸੰਤ ਜਨਾ ਜੰਛ ਆਂਈ । 
ਜਨ ਨਾਨਕ ਹਰਿ ਵਰੁ ਪਾਇਆ ਮੰਗਲ ਮਿਲਿ ਸੌਤ ਜਨਾ ਵਧਾਈ । 
(ਆਦਿ ਗ੍ਰੰਥ : 575) 


ਨਾਂ 
ਗਦ 
'ਰੇਕ 
ਵਿਚ 
ਰਾਗ 
[ਹੁਤ 
ਹੀਆਂ 


ੜੀਆਂ 
ਮਾੰ ਤੇ 
ਵਿਚੋ 
ਹਨ । 
ਰਵਾਹੇਂ 

ਇਸ 


। ਵਿਚ 
ਰ ਜੀ ਦੇ 
ਗਵਿਚ 


ਪਉੜੀ) 
੫ਰ ਦ 
[-ਸਮਰ£ 
ਦਾ ਕੁ 


ਹਿਬ ' 


ਬਾਣੀ ਦੀ ਸਾਹਿੰਤਿੰਕ ਵਿਸ਼ੋਸ਼ਤਾ 79 


ਅਲੰਕਾਰ ਤੇ ਸ਼ਬਦ-ਚਿੱਤਰ ਰ 
ਸਾਹਿਤ ਦੀ ਦੁਨੀਆਂ ਭਾਵਾਂ ਦੀ ਦੁਨੀਆਂ ਹੈ । ਇਹ ਭਾਵ ਸ਼ੱਬਦਾਂ ਰਾਹੀ” ਪ੍ਰਗਟ 
ਹੁੰਦੇ ਹਨ। ਭਾਵਾਂ ਦਾ ਖੋੜਾ ਸ਼ਬਦ-ਚਿੱਤਰਾਂ ਫਾਹੀ" ਵਿਅੰਕਤ ਹ੍ਰੰਦਾ ਹੈ । ਕਲਪਨਾ ਭਾਵਾਂ 
ਦੇ ਅਨਕਲ਼ ਤੁਲਨਾ ਲਭਦੀ ਹੈ । ਆਪਣੇ ਅਨੁਭਵ ਦੀ ਦੁਨੀਆਂ ਵਿਚੌ' ਅਜਿਹੇ ਸ਼ੁੰਦਰ 
ਚਿੱਤਰ ਲਭਦੀ ਹੈ ਜਿਨ੍ਹਾਂ ਰਾਹੀ” ਭਾਵਾਂ ਦੀ ਵਿਅੰਜਨਾ ਰੋ ਸਕੇ । ਏਸੋ ਲਈ ਸੁੰਦਰ 
ਅਲੰਕਾਰ, ਰੂਪਕ, ਸ਼ਬਦ-ਚਿੱਤਰ ਇਸ ਵਿਅੰਜਨਾ ਦਾ ਭਾਗ ਬਣਦੇ ਹਨ। ਗੁਰੂ ਰਾਮ 
ਦਾਸ ਦੀ ਬਾਣੀ ਵਿਚ ਅਜਿਹੇ ਸਦਰ ਤੇ ਸੱਜਰੇ ਅਲੰਕਾਰਾਂ ਅਤੇ ਸ਼ਬਦ ਚਿੱਤਰਾਂ ਦੀ 
ਭਰਮਾਰ ਹੈ । 
ਗੁਰਬਾਣੀ ਵਿਚ ਆਤਮਾਂ ਤੇ ਪਰਮਾਤਮਾ ਦਾ ਸੰਬੰਧ ਇਸਤਰੀ-ਪੁਰਸ਼ ਦੇ ਸੰਬੰਧ 
ਦੇ ਤੌਰ ਤੇ ਦਰਸਾਇਆ ਗਿਆ ਹੈ ਜਿਸ ਨੂੰ 'ਰਹਜਵਾਦੀ ਪ੍ਰੋਮ' ਕਹਿੰਦੋ ਹਨ । ਪ੍ਰੀਤ 
ਚਾਹੇਂ ਦੁਨਿਆਵੀ ਹੋਵੇ ਚਾਹੇਂ ਦੈਵੀ, ਇਸ ਨਾਲ ਭਰਪ੍ਰਰ ਹਿਰਦਿਆਂ ਦੇ ਲੱਛਣ ਬਹੁਤ ਹੱਦ 
ਤੱਕ ਮਿਲਦੇ ਜੁਲਦੋ ਹੁੰਦੇ ਹਨ : 
ਹਰਿ ਦਰਸਨ ਕਉ ਮੋਰਾ ਮਨ ਬਹੁ ਤਪਤੈ ਜਿਉ ਤਿ੍‌ਖਾਵੰਤੁ ਬਿਨੁ ਨੀਰ 
ਮੋਰੇ ਮਨਿ ਪ੍ਰੰਮ ਲਗੋ ਹਰਿ ਤੀਰ । 
ਹਮਰੀ ਥੇਦਨ ਹਰਿ ਪ੍ਰਭੁ ਜਾਨੈ ਮੋਰੇ ਮਨ ਅੰਤਰ ਕੀ ਪੀਰ । 
(ਪੰਨਾ 861) 
ਏਥੇ ਇਸ਼ਕ-ਹਕੀਕੀ ਅਤੇ ਇਸ਼ਕ-ਮਜ਼ਾਜ ਦੀ ਵਿਅੰਜਨਾ ਵਿਚ ਕੋਈ ਅੰਤਰ ਨਹੀ” 
ਦਿਸਦਾ । ਗੂਰ੍ਹ ਜੀ ਦਵਾਰਾ ਰਚੀਆਂ ਲਾਵਾਂ ਇਸ ਦਾ ਪ੍ਰਮੁੱਖ ਉਦਾਹਰਣ ਹੈ । ਰਾਗ ਸੂਹੀ 
ਦੂ ਇਹਨਾਂ ਛੰਤਾਂ ਵਿਚ ਕੁੜਮਾਈ ਦਾ ਅਲੰਕਾਰ ਵਰਤ ਕੰ ਆਪ ਦੱਜਦੇ ਹਨ ਕਿ ਕਿਵੇ" 
ਗੁਰ ਜੀਵ-ਆਤਮਾ ਤੇ ਪਰਮਾਤਮਾ ਵਿਚਾਲੇ ਵਿਚੋਲੇ ਸਿੱਧ ਹੁੰਦਾ ਹੈ। ਜੋ ਇਸ 
ਵਸੀਲੇ ਨੂੰ ਨਹੀਂ ਵਰਤਦੇ ਉਹ ਅੰਗਣਾਂ ਵਿਚ ਭਟਕਦੇ ਰਹਿੰਦੇ ਹਨ ਅਤੇ ਪ੍ਰਭੂ ਨਾਲ ਮੌਲ 
ਵਾਲ ਪਾਸੇ ਨਹੀ' ਆ ਸਕਦੇ । ਗੁਰੂ 'ਕੁੜਮ' ਹੈ ਜੌ ਜਿਸ ਜੌੜ-ਮੌਲਂ ਦਾ ਕਾਰਨ ਬਣਦਾ 
ਹੈ। ਪਾਂਧੇ ਤੱ ਲਗਨ ਕਢਾ ਕੇ ਵਿਆਹ ਨਿਸ਼ਚਿਤ ਕੀਤਾ ਜਾਂਦਾ ਹੈ । ਜੀਵ-ਆਤਮਾ 
ਉਤਸ਼ਾਹ ਵਿਚ ਆਉਦੀ ਹੈ । ਸਦੀਵੀ ਤੌਰ ਤੇ ਜਵਾਨ ਰਹਿਣ ਵਾਲ ਪਤੀਂ-ਪਰਮੋਸ਼ਰ ਨਾਲ 
ਉਸ ਦੋ ਫੇਰੇ ਹੁੰਦੇ ਹਨ । ਅਜਿਹਾ ਮੇਲਾ ਹੁੰਦਾ ਹੈ ਕਿ ਮੁੜ ਵਿਛੜਨ ਦਾ ਸਵਾਲ ਹੀ 
ਪੌਦਾ ਨਹੀ" ਹੁੰਦਾ : ਰ 
ਸਤੁ ਸੰਤੋਖ ਕਰਿ ਭਾਉ ਕ੍ਰੜਮ ਕ੍ਰਤਮਾਈ ਆਇਆ ਬਲਿਰਾਮ ਜੀਉ । 
ਆਇਆ ਲਗਨ ਗਣਾਇ ਹਿਰਦੇ ਧਨ ਓਮਾਹੀਆ ਬਲਿਰਾਮ ਜੀਉ । 
੫ਡਿਤ ਪਾਧੇ ਆਣਿ ਪਤੀ ਬਹਿ ਵਾਚਾਈਆਂ ਬਲਿਰਾਮ ਜੀਉ [ 
ਪਤੀ ਵਾਚਾਂਈ ਮਨਿ ਵਜੀ ਵਧਾਈ ਜਬ ਸਾਜਨ ਸੁਣੋਂ ਘਰਿ ਆਏ । 
(ਆਦਿ ਗ੍ਰੰਥ : 773) 
ਫੇਰੇ ਜਾਂ ਲਾਵਾਂ ਦਾ ਮਹੱਤਵ ਅਗਲੋ ਚਾਰ ਛੰਤਾਂ ਵਿਚ ਬਿਆਨ ਕੀਤਾ ਗਿਆ ਹੈ । 


80 ਗੁਰ੍ਹ ਰਾਮ ਦਸ 


(ਇਹ 'ਲਾਵਾਂ` ਮਰਯਾਦਾ ਅਨ੍ਸਾਰ ਸਿੱਖਾਂ ਵਿਚ ਵਿਆਹ ਸਮੋ ਪੜ੍ਹੀਆਂ ਜਾਂਦੀਆਂ ਹਨ ।) 
ਇਹਨਾਂ ਵਿਚ ਜੀਵਨ ਦਾ ਆਦਰਸ਼ ਪਰਮੇਸ਼ਰ-ਪਤੀ ਨਾਲ ਜੀਵ-ਇਸਤਰੀ ਦਾ ਮੇਲ ਮੰਨਿਆ 
ਗਿਆ ਹੈ । ਪਤੀ-ਪਰਮੋਸ਼ਰ ਨੂੰ ਮਿਲਣ ਲਈ ਜੀਵਨ ਵਿਚ ਜੌ ਤਿਆਰੀ ਕੀਤੀ ਜਾਂਦੀ ਹੈ 
ਲਾਵਾਂ ਉਸ ਦਾ ਹੀ ਚਿੰਨ੍ਹ ਹੈ। ਇਹ ਇਕ ਪਾਸੋ ਇਸਤਰੀ-ਪੁਰਸ਼ ਦ ਵਿਆਹੁਤਾ ਜੀਵਨ 
ਦਾ ਆਦਰਸ਼ ਹੈ, ਦੂਜੇ ਪਾਸੇ ਜੀਵ ਦੇ ਪਰਮਾਤਮਾ ਨਾਲ ਮੋਲ ਦਾ ਸੰਕੇਤ । ਇਸਤਰੀ ਤੇ 
ਪੁਰਸ਼ ਨੇ ਆਪਣੇ ਵਿਆਹੁਤਾ ਜੀਵਨ ਨੂੰ ਆਤਮਾ ਦੇ ਹਰੀ ਨਾਲ ਮੌਲ ਦੇ ਨਮੂਨੇ ਉਤੇ 
ਢਾਲਣਾ ਹੈ । ਜਿਵੇ' ਪਰਮਾਰਥ ਵਿਚ ਪਹਿਲਾਂ ਨਿਵਿ੍‌ਤੀ ਛੱਡ ਕੇ ਪ੍ਰਵ੍ਿਤੀ ਸਿਖਾਈ ਜਾਂਦੀ 
ਹੈ, ਤਿਵੇ' ਦੰਪਤੀ ਦਾ ਵਿਆਹ ਗ੍ਰਿਹਸਥ ਵਿਚ ਪ੍ਰਵੇਸ਼ ਦੀ ਪਹਿਲੀ ਪੰੜੀ ਹੈ । 
ਜਿਵੇ" ਪਰਮਾਰਥ ਵਿਚ ਪਹਿਲਾਂ ਡਰ, ਫਿਰ ਪ੍ਰੋਮ, ਫਿਰ ਵੈਰਾਗ ਤੇ ਅੰਤ ਸਹਿਜ ਅਵਸਥਾ 
ਦੀ ਪ੍ਰਾਪਤੀ ਹੁੰਦੀ ਹੈ, ਏਸੇ ਤਰ੍ਹਾਂ ਇਸਤਰੀ-ਭਰਤਾ ਦੀ ਜ਼ਿੰਦਗੀ ਵਿਚ 'ਸਹਜ ਅਨੰਦ ਹੋਆ 
ਵਡਭਾਗੀ , 'ਨਿਰਭਉ ਭੈ ਮਨ ਹੋਂਇ', 'ਚਾਉ ਭਇਆ ਬੈਰਾਗੀਆ', 'ਮਨਿ ਸਹਜ ਭਇਆ 
ਦਾ ਉਲੱਖ ਚਾਰ ਲਾਵਾਂ ਵਿਚ ਮਿਲਦਾ ਹੈ । 
ਦੂਜੇ ਪਾਸੋ ਦੋਹਾਗਣ ਉਹ ਜੀਵ-ਇਸਤਰੀ ਹੈ ਜਿਸ ਨੇ ਕਦੇ ਪਿਰ ਦੇ ਮਲ ਦਾ 
ਅਨੰਦ ਨਹੀ ਮਾਣਿਆ । ਉਹ ਦੂਜੋ ਭਾਉ ਵਿਚ, ਪਤੀ ਨੂੰ ਛੱਡ ਕੇ ਕਿਸੋ ਹੌਰ ਦੋ ਪਿਆਰ 
ਵਿਚ, ਪਦਾਰਥਕ ਜੀਵਨ ਦੇ ਪਿਆਰ ਵਿਚ, ਫਸੀ ਹ੍ਰੰਦੀ ਹੈ : ਰ 
ਦਹਾਗਣੀ ਮਹਲ ਨ ਪਾਇਨੀ ਨਾ ਜਾਣਨਿ ਪਿਰ ਕਾ ਸੁਆਉ । 
ਫਿਕਾ ਬੋਲਣ ਨ ਨਿਵਹਿ ਦੂਜਾ ਭਾਉ ਸੁਆਉ। 
(ਪੰਠਾ : 426) 
ਪਰ ਜ਼ਹਾਗਣ ਪ੍ਰਭੂ ਦੇ ਪ੍ਰੇਮ ਨੂੰ ਮਾਣਦੀ ਹੈ । ਉਹ ਭਾਵੇ" ਖਿਲਰੀਆਂ ਲਿਟਾਂ ਵਾਲੀ, 
ਛੋਟੇ ਕੱਦ ਵਾਲੀ, ਕਰ੍ਪ ਦਿਸਣ ਵਾਲੀ ਹੋਵੇ, ਮਾਲਕ ਨੂੰ ਚੰਗੀ ਲਗਦੀ ਹੈ (“ਲਟੂਰੀ 
ਮਧੂਰੀ ਠਾਕਰ ਭਾਈ' ।) ਉਹ ਗੁਰ੍ਹ ਰਾਹੀ" ਪ੍ਰੇਮ ਦੇ ਗ੍ਰੜ੍ਹੇ ਰੌੰਗ ਵਿਚ ਰੌਗੀ ਹੁੰਦੀ ਹੈ ਤੇ 
ਉਸ ਦੀ ਚਲੀ (ਜਿੰਦਗੀ) ਹਰੀ ਪ੍ਰੋਮ ਵਿਚ ਤਰ ਹੁੰਦੀ ਹੈ। ਉਹ ਹੌਰ ਸਭ ਪਾਸੋ ਛੱਡ ਕੇ 
ਹਰੀ ਦੀ ਸ਼ਰਨ ਆਉਦੀ ਹੈ ; ਰ੍ 
ਅੰਬ ਹਮ ਚਲੀ ਠਾਕਰ ਪਹਿ ਹਾਰ । ਰ 
ਜਬ ਹਮ ਸਰਣਿ ਪ੍ਰਭ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ । 
॥ ਰ (ਪੰਨਾ 527) 
ਆਪ ਦੀ ਕਵਿਤਾ ਵਿਚ ਕੋਈ ਵੀ ਭਾਵ ਚਾਹੇ ਉਹ ਸਿੱਕ ਦਾ ਹੋਵੇ ਜਾਂ ਆਨੰਦ 
ਦਾ, ਸੈਕੋਚ ਨਾਲ ਬਿਆਨਿਆ ਹੁੰਦਾ ਹੈ । ਉਸ ਵਿਚ ਅਜਿਹੀ ਤਪਸ਼ ਨਹੀ' ਹੁੰਦੀ ਜਿਵੇ” 
ਉਸ ਨੂੰ ਜ਼ੋਰਦਾਰ ਸ਼ੌਲੀ ਦੀ ਸਾਣ ਉਤ ਚੜ੍ਹਾਇਆ ਹੋਵੇ । ਉਹਨਾਂ ਦੇ ਭਾਵਾਂ ਦਾ ਵੇਗ 
ਬਹੁਤਾ ਤਿੱਖਾ ਨਹੀ" । ਇਸ ਦਾ ਕਾਰਨ ਇਹ ਹੈ ਕਿ ਅੰਤਮ ਰੂਪ ਵਿਚ ਆਪ ਬਿਰਹਾ ਦੋ 
ਕਵੀ ਨਹੀ । ਉਹਨਾਂ ਦੋ ਵਿਯੋਗ ਭਾਵ ਵ ਸੰਜੋਗ ਭਾਵ ਦੇ ਅਧੀਨ ਵਿਚਰਦੇ ਹਨ, ਜਿਵੇ" 
ਛਕ ਛੰਤਾਂ ਦੀ ਬਿੰਬਾਵਲੀ ਤੱ" ਸਪਸ਼ਟ ਹੈ । 
ਸੰਜੋਗ ਦਾ ਰਸ ਦੀਦਾਰ ਹੱਣ ਦਾ ਆਨੰਦ ਹੈ, ਪਰ ਵਿਯੋਗ ਦੇ ਰਸ ਦਾ ਮਤਲਬ 


ਬਣੀ ਦੀ ਸਾਹਿਤਿਕ ਵਿਸ਼ੋਂ ਜ਼ਤਾ 81] 


ਸ਼ਾਇਦ ਇਹ ਹੈ ਕਿ ਨੰਣਾਂ ਵਿਚ ਹਰ ਦਮ ਪ੍ਰੀਤਮ ਦੀ ਸੁਰਤ ਸਮਾਈ ਰਹਿੰਦੀ ਹੈ, ਜਿਵੇ” 
ਚੰਦ-ਚਕੌਰ ਦੀ ਜਾਂ ਚਕਵੀ-ਸ੍ਰਰਜ ਦੀ ਪ੍ਰੀਤ ਹੁੰਦੀ ਹੈ । ਗੁਰੂ ਜੀ ਕਹਿੰਦੇ ਹਨ ਮੇਰਾ 
ਮਨ ਹਰੀ ਨਾਮ ਤੋ" ਬਿਨਾਂ ਇਕ ਖਿਣ ਵੀ ਰਹਿ ਨਹੀ ਸਕਦਾ । ਉਹ ਇਸ ਤਰ੍ਹਾਂ ਗਿੱਝਾ 
ਹੋਇਆ ਹੈ ਜਿਵੇ ਬਾਲਕ ਨੂੰ ਮਾਂ ਦੇ ਬਣ ਵਿਚੋ” ਰਸ ਮਿਲਦਾ ਹੈ ਤੇ ਥਣ ਕਢ ਲੰਣ ਨਾਲ 
ਬਾਲਕ ਰੋਣ ਲਗਦਾ ਹੈ । ਸਵਾਸ ਪ੍ਰਭੂ-ਹਰੀ ਦੇ ਪਿਆਰ ਭਰੇ ਵਿਛੌੜੇ ਵਿਚ ਵਿੰਨ੍ਹੇ ਹੋਏ ਹਨ, 


ਜਿਵੇ ਜਲ ਤੋ" ਬਗੈਰ ਕਮਲ ਦਾ ਹਾਲ ਰੰਦਾ ਹੈ ; 
ਜਿਉ ਬਾਰਿਕ ਰਸਕਿ ਪਰਿਓ ਥਨਿ ਮਾਤਾ ਥਨਿ ਕਾਢੇ ਬਿਲਨ ਬਿਲੀਧੇ । 


ਜਿਉ ਕਮਲ ਪ੍ਰੀਤ ਅਤਿ ਭਾਰੀ ਬਿਨ ਜਲ ਦੇਖੋ ਸੁਕਲੀਧੇ । (1178-79) 
ਚਾਤ੍ਰਿਕ ਸਵਾਂਤ-ਬੂੰਦ ਲਈ ਲਿਉ” ਲਿਉ” ਕਰਦਾ ਰਹਿੰਦਾ ਹੈ। ਇਸ ਬੂੰਦ ਦੇ 

ਮਿਲਣ ਨਾਲ ਹੀ ਉਸ ਨੂੰ ਸ਼ਾਂਤੀ ਆਉਦੀ ਹੈ । ਗੁਰੂ ਜੀ ਕਹਿੰਦੇ ਹਨ ਕਿ ਹਰੈ-ਨਾਮ ਜਲ 
ਦਾ ਉਹ ਅਥਾਹ ਖਜ਼ਾਨਾ ਹੈ ਜਿਸ ਦੇ ਆਸਰੇ ਅਸੀ ਮੱਛਲੀ ਰੂਪੀ ਜੀਵ ਜੀਵਤ ਹਾਂ । 
ਸਰੀਰ ਵਿਚ ਇੰਦਰੀਆਂ ਇਕ ਪ੍ਰਕਾਰ ਦੀਆਂ ਹੱਟੀਆਂ ਤੋਂ ਸ਼ਹਿਰ ਹਨ ਜਿਥੋਂ" ਗੁਰਮੁਖ ਲੰਕ 
ਹਰੀ ਨਾਮ ਦਾ ਸੌਦਾ ਲੈ'ਦੋ ਹਨ। ਪਰ ਇੰਦਰੀਆਂ ਦੇ ਅਧੀਨ ਹੋ ਕੇ ਵਿਚਰਨਾ ਠੀਕ 
ਨਹੀ!”ਹੈ । ਇੰਦਰੀਆਂ ਦੇ ਅਧੀਨ ਹੋਣ ਨਾਲ ਆਤਮਕ-ਪਤਣ ਹੁੰਦਾ ਹੈ । ਪਤੰਗਾ, ਹਿਰਨ 
ਭੌਰਾ, ਹਾਬੀ, ਮੱਛੀ, ਸਭ ਨੂੰ ਇੰਦਰੀ ਦਾ ਦੌਸ਼ ਮਾਰਦਾ ਹੈ । ਪਤੰਗਾ ਦੀਵੇ ਦੀ ਲਾਟ ਦੇ 
ਇਸ਼ਕ ਵਿਚ ਸੜਦਾ ਹੈ । ਹਿਰਨ ਨਾਦ ਦੇ ਰਜ ਲਈ ਫਸਦਾ ਹੈ, ਭੌਰਾ ਵਾਸ਼ਨਾ ਲਈ, 
ਹਾਥੀ ਕਾਮ ਵੱਸ ਹੋ ਕੇ ਅਤੇ ਮੱਛੀ ਲੌਭ ਵੱਸ ਹੋ ਕੇ ਜਲ ਵਿਚ ਫਸਦੀ ਹੈ । ਸੋ, ਇਹ 
ਪੰਜਭ੍ਰਤਕ ਦੋਹ), ਜੌ ਪੰਜ ਤੱਤਾਂ ਤੇ ਉਹਨਾਂ ਦੋ ਅੱਡ ਅੱਡ ਵਿਸ਼ਿਆਂ ਵਾਲੀ ਹੈ, ਬੜੀ 
ਤਾਕਤਵਰ ਹੈ । ਇਸ ਦੇ ਪਾਪ ਗੁਰ ਹੀ ਦੂਰ ਕਰ ਸਕਦਾ ਹੈ : 

ਪਚੈ ਪਤੰਗ ਮਿ੍‌ਗ ਭ੍ਰਿੰਗ ਕੌਚੁਰ ਮੀਨ ਇਕ ਇੰਦਰੀ ਪਰਕ ਸੰਘਾਰੇ । 

ਪੰਚ ਭੂਤ ਸਬਲ ਹੈ ਦੋਹੀ ਗੁਰੂ ਸਤਿਗੁਰ ਪਾਪ ਨਿਵਾਰੇ । 
ਰ (ਪੰਨਾ : 983) 

ਸਤਿਗੁਰ ਧਰਮ ਨਿਆਂ ਦੀ ਧਰਤੀ ਹੈ। ਇਸ ਵਿਚ ਜੇਹਾ ਬੀਜੇ ਤੇਹਾ ਫਲ ਪਾਉ'ਦਾ 

ਹੈ । ਗੁਰਮੁਖ ਅੰਮ੍ਰਿਤ-ਫਲ ਬੀਜਦੇ ਤੋ ਆੰਮਿਿਤ-ਫਲ ਹੀ ਪਾਉ'ਦੇ ਹਨ । ਲੋਕ-ਪਰਲੌਕ 
ਵਿਚ ਉਹਨਾਂ ਦੇ ਮੁਖ ਉਜਲੋਂ ਹੁੰਦੇ ਹਨ ।! ਪਰ ਮਨਮੁਖ ਇਕ ਅਜਿਹਾ ਰੁਖ ਹੈ ਜਿਸ ਨੂੰ 
ਭਾਵੇ' ਅੰਮ੍ਰਿਤ ਨਾਲ ਸਿੰਜਿਆ ਜਾਏ ਤਾਂ ਵੀ ਇਸ ਦੀਆਂ ਡਾਲਾਂ ਤੇ ਫੁੱਲ ਵਿਹੁ ਉਗਮਦੋ 
ਹਨ । ਜਿਉ” ਜਿਉ” ਭਲੋ ਆਦਮੀ ਮਨਮੁਖ (ਸਾਕਤ) ਨਾਲ ਨਿਮਰਤਾ ਵਰਤਦੇ ਹਨ, 
ਉਹ ਸਗੋ ਛੰੜਾਂ ਛੋੜ ਕੰ ਅੰਦਰੋ” ਵਿਹੁ ਰਰਪ ਕੌੜ ਬਚਨ ਕਢਦਾ ਹੈ : 

ਸਾਕਤ ਕਉ ਐਔਮਿ੍‌ਤ ਬਹੁ ਸਿੰਚਹੁ ਸਭ ਡਾਲ ਫਲ ਬਿਸਕਾ ਰੇ। 


1. ਅਦਿ ਗ੍ਰੰਥ, ਪੰਨਾ 95 
2. ਉਹੀ ਪੁੰਨ, 302 


82 ਗੁਰੂ ਰਾਮ ਦਾਸ 


ਜਿਉ ਜਿਉ ਨਿਵਹਿ ਸਾਕਤ ਨਰ ਸੋਤੀ ਛੰੜਿ ਛੋੜਿ ਕਢ ਬਿਖੁ ਖਾਰੇ । 
(ਪੰਠਾ 983) 
ਗਰ ਦਵਾਰਾ ਨ ਕਿਵੇਂ” ਪ੍ਰਾਪਤ ਹੁੰਦਾ ਹੈ ? ਇਸ ਬਾਰੇ ਗੁਰ ਜੀ ਕਹਿੰਦੇ ਹਨ 
ਕਿ ਸਤਿਗੁਰ ਪਾਰਸ ਹੈ । ਪਾਰਸ ਨੂੰ ਛੌਹਣ ਤੋ ਬਿਨਾਂ ਲੋਹਾ ਸੋਨਾ ਨਹੀ” ਰੋ ਸਕਦਾ । 
ਪਰ ਮਨਮੁਖ ਉਸ ਲੌਹੇਂ ਵਾਂਗ ਹੈ ਜੌ ਬੋੜੀ ਵਿਚ ਪੌਣ ਤੋ" ਬਿਨਾਂ ਭਾਵੇ" ਪਾਸ ਹੀ ਪਿਆ 
ਰਹੇ, ਨਦੀ ਦੇ ਪਾਰ ਨਹੀ” ਜਾ ਸਕਦਾ । ਸੌ, ਸਤਿਗ੍ਰਰ ਹੀ ਪਾਰਸ ਹੈ, ਸਤਿਗ੍ਰਰ ਹੀ ਬੋੜੀ 
ਹੈ ਜਿਸ ਦੇ ਨਾਲ ਲਗਿਆਂ ਤਰ ਜਾਈਦਾ ਹੈ : 
ਬਿਨ ਸਤਿਗੁਰ ਭੇਟੇ ਕੌਚਨ ਨਾ ਥੀਐ ਮਨਮੁਖ ਲੌਹ ਬ੍ਰਡਾ ਬੇੜੀ ਪਾਸਿ । 
ਸਤਿਗੁਰ ਬੋਹਿਥ ਹਰਿ ਨਾਵ ਹੈ ਕਿਤ ਬਿਧ ਚੜਿਆ ਜਾਇ। 
ਸਤਿਗੁਰ ਕੌ ਭਾਣੇ ਜੋ ਚਲੰੰ ਵਿਚਿ ਬੋਹਿਥ ਬੰਠਾ ਆਇ । 
(ਪੰਠਾ : 40) . 
ਜਿਵੇ" ਲੱਕੜ ਵਿਚ ਅੱਗ ਛੁਪੀ ਰਹਿੰਦੀਂ ਹੈ, ਪਰ ਜਾਚ ਹੋਵੇਂ ਤਾਂ ਮਥ ਕੇ ਕਢ 
ਲਈਦੀ ਹੈ । ਏਸੋ ਤਰ੍ਹਾਂ ਮਨ ਗੁਰ ਦੀ ਸੈਗਤ ਜਾਂ ਗੁਰ-ਸ਼ਬਦ ਦਵਾਰਾ ਜੌਹਰੀ ਬਣ ਜਾਂਦਾ 
ਹੈ। ਮਨ ਹੀਰੇ ਨੂੰ ਹਰੀ ਹੀਰੇ ਨਾਲ ਵਿੰਨ੍ਹਿਆ ਜਾਂਦਾ ਹੈਤਾਂ ਉਹ ਨਾਮ ਦੇ ਰੰਗ ਵਿਚ 
ਰੰਗਿਆ ਜਾਂਦਾ ਹੈ ਜਿਵੇ” ਪਿੱਪਲ ਦੇ ਛਿਡਰੇ ਪਿੱਪਲ ਦੇ ਵਿਚ ਹੀ ਸਮਾ ਜਾਂਦੇ ਹਨ, 
ਉਸ ਵਿਚ ਅਭੇਂਦ ਹੌ ਜਾਂਦੇ ਹਨ ਤੇ ਪਿੱਪਲ ਉੱਚਾ ਹ੍‌ੰਦਾ ਰਹਿੰਦਾ ਹੈ, ਉਸੇ ਤਰ੍ਹਾਂ ਸੰਤ ਤੇ 
ਸੰਗਤ ਨਾਲ ਲਗ ਦੇ ਪ੍ਰਾਣੀ ਉੱਚਾ ਹੁੰਦਾ ਰਹਿੰਦਾ ਹੈ । ਇਸ ਇਹ ਤਰ੍ਹਾਂ ਹੈ ਜਿਵੇ ਚਕਵੀ 
ਜਰਜ ਵੱਲ ਢੌਖਦੀ ਰਹਿੰਦੀ ਤੇ ਉਸ ਵਿਚੋ ਅਐਸ੍ਰਿਤ ਪ੍ਰਾਹਤ ਕਰਦੀ ਹੈ । 
ਰ੍‌ _(ਧੌਨਾ 1323-24) 
ਹਰੀ ਦਾ ਨਾਮ ਤਰਵਰ (ਰੁੱਖ) ਹੈ ਤੇ ਚੰਗੇ ਗੁਣ ਉਸ ਦੀਆਂ ਸ਼ਾਖਾਂ ਹਨ । ਧਰਮ 
ਉਸ ਬਿਰਛ ਦਾ ਫੁੱਲ ਹੈ ਅਤੇ ਗਿਆਨ ਉਸ ਦਾ ਫਲ ਹੈ। ਸਾਰੇ ਜੱਗ ਵਿਚ ਉਸ ਫੁੱਲ 
_ਦੀ ਮਹਿਕ ਹੈ। ਇਹਨਾਂ ਫੁੱਲਾਂ-ਪੱਤਿਆਂ ਰਾਹੀਂ ਉਸ ਹਰੀ ਦੇ ਨਾਮ ਦੀ ਪ੍ਰਜਾ ਹੁੰਦੀ ਹੈ । 
(ਪੰਨਾ : 1325) 
ਹਿਰਦੇ ਰੂਪ ਗੜ੍ਹ- ਦਰ ਵਿਚ ਅਮੋਲਕ ਰਾਮ-ਨਾਮ ਦੀ ਕੌਠੜੀ ਲੁਕੀ ਹੋਈ ਹੈ 
ਜਿਸ ਦੀ ਖੌਜ ਸਤਿਗੁਰ ਨੂੰ ਮਿਲ ਕੇ ਹੀ ਰੋ ਸਕਦੀ ਹੈ। ਕਾਮ ਆਦਿਕ ਪੰਜ ਚੌਰ ਇਸ 
ਨਗਰੀ (ਸਰੀਰ) ਦੋ ਰਾਮ-ਨਾਮ ਧਨ ਨੂੰ ਚੁਰਾਉਣ ਲੱਗੇ ਰਹਿੰਦੇ ਹਨ । ਗੁਰੂ ਅਨ੍ਸਾਰੀ ਹੌ 
ਕੇ ਖੁੰਜ ਕੀਤਿਆਂ ਇਹ ਚੌਰ ਪਕੜੇ ਜਾਂਦੇ ਹਨ ਤੋ ਰਾਸ ਸਾਬਤ ਬਚ ਜਾਂਦੀ ਹੈ। 
(ਪੰਨਾ : 1178) 
ਮਨ ਭਟਕਦਾ ਰਹਿੰਦਾ ਹੈ । ਇਹ ਉਸ ਨਿਜ ਸਰੂਪ ਵਿਚ ਨਹੀ! ਆਉ”ਦਾ ਜਿਥੇ 
ਹਰੀ ਦਾ ਵਾਸਾ ਹੈ ਪਰ ਸਤਿਗ੍ਰਰ ਦਾ ਅੰਕਸ ਮਨ ਨੂੰ ਨਿਜ ਘਰ ਲਿਆਉਂਦਾ ਹੈ । 
ਭਟਕਦੇ ਹੋਏ ` ਮਨ ਨੂੰ ਆਪਣੇ ਅੰਦਰ ਦੇ ਰਤਨ ਨਹੀ” ਲਭ ਸਕਦੇ ਪਰ ਜਿਵੇ” ਓਡਾ 
(ਸੇ'ਘਾ) ਧਰਤੀ ਵਿਚ ਲਕੇ ਖੂਹ ਨੂੰ ਝਟ ਲਭ ਲੰ`ਦਾ ਹੈ, ਇਉ ਮਗਰ ਦੀ ਸਹਾਦਿਤਾ 


ਬਾਣੀ ਦੀ ਸਾਹਿਤਿਕ ਵਿਸ਼ੇਸ਼ਤਾ 83 


ਨਾਲ ਇਹ ਰਤਨ ਲਭਦੇ ਹਨ। 
(ਪੰਨਾ : 1179) 
ਹਰੀ ਦਾ ਨਾਮ ਉਹ ,ਅਮੌਲਕ ਹੀਰਾ ਹੈ ਜੋ ਚੰਗੇ ਗਾਹਕ ਤੋ" ਬਿਨਾਂ ਕੱਖ ਦੇ 
`_ ਬਰਾਬਰ ਹੈ ਪਰ ਜਦ ਰਤਨਾਂ ਦਾ ਗਾਹਕ ਸੰਤ-ਜਨ ਮਿਲ ਜਾਏ ਤਾਂ ਇਹ ਲੱਖ ਰੁਪਏ ਦਾ 
ਹੈ । ਮਰੋ ਮਨ ਵਿਚ ਹਰੀ ਨੇ ਇਹ ਗੁੱਝਾ ਹੀਰਾਂ ਰਖਿਆ ਹੋਇਆ ਹੈ ਜੌ ਸਾਥ੍ਹ-ਗੁਰਹ ਦੇ ਮੇਲ 
ਬਾਅਦ ਹੀ ਪਰਖਿਆ ਜਾਂਦਾ ਹੈ । ਮਨਮੁਖਾਂ ਦੀ ਕੋਠੜੀ ਵਿਚ ਅਗਿਆਨ ਰੂਪੀ ਹਨੇਰਾ ਹੁੰਦਾ 
ਹੈ ! ਉਹਨਾਂ ਦੇ ਮਨ ਵਿਚ ਰਤਨ ਨਹੀ” ਸਝਦਾ । ਉਹ.ਮਰਖ ਉਜਾੜ ਵਿਚ ਕੁਰਾਹੇ ਭਟਕ 
ਕੇ ਮਰ ਜਾਂਦੇ ਹਨ, ਕਿਉਕਿ ਉਹਨਾਂ ਨੌ ਮਾਇਆ ਸਰਪਣੀ ਦੀ ਜ਼ਹਿਰ ਚਖੀ ਹੋਈ ਹੈ, 
ਸੰਸਾਰਕ ਪਦਾਰਥਾਂ ਦੇ ਸਵਾਦ ਵਿਚ ਫਸੇ ਹੋਏ ਹਨ। 
ਸਤਿਗੁਰ ਤੇ ਸਤਿ-ਸੰਗਤ ਇਕ ਪਾਠਸ਼ਾਲਾ ਹੈ ਜਿਥੇ ਹਰੀ ਦੇ ਗੁਣ ਸਿਖੀਦੇ ਹਨ । 
ਉਹ ਜੀਵ ਧੰਨ ਹੈ, ਹੱਥ ਧੰਨ ਹਨ.ਤੇ ਉਹ ਅਧਿਆਪਕ ਗੁਰੂ ਵੀ ਧੰਨ ਹੈ ਜਿਸ ਨੂੰ ਮਿਲ ਕੇ 


ਅੱਜੀ` ਹਰੀ ਦਾ ਲੱਖਾ ਲਿਖਦੇ ਹਾਂ । 
(ਪੌਠਾ : 1311) 


ਉਹ ਮਾਲਕ ਪ੍ਰਨ ਹੈ ਤੇ ਉਸ ਦਾ ਨਾਮ ਇਕ ਵਧੀਆ ਸੌਦਾ ਹੈ। ਉਸ ਨੇ ਇਸ 
ਜੱਗ ਦੀ ਖੰਡ ਇਸ ਤਰ੍ਹਾਂ ਬਣਾਈ ਹੈ ਕਿ ਸਾਰਾ ਜੱਗ ਉਸ ਦਾ ਖਰੀਦਾਰ ਹੈ । (1314) 
ਜਦ ਗੁਰ੍ਹ ਗਿਆਨ ਦਾ ਸ੍ਰਮਾ ਦੇ'ਦਾ ਹੈ ਤਾਂ ਅੱਖਾਂ ਮਾਲਕ (ਹਰੀ) ਦੇ ਰੰਗ ਵਿਚ 


ਰੰਗੀਆਂ ਜਾਂਦੀਆਂ ਹਨ । 

(ਪੰਨਾ. : 1317) 
ਜਿਸ ਤਰ੍ਹਾਂ ਮੀ'ਹ ਵੱਸਣ ਨਾਲ ਗਲੀਆਂ ਨਾਲਿਆਂ ਤੇ ਟੌਭਿਆਂ ਦਾ ਪਾਣੀ ਗੰਗਾ 
ਵਿਚ ਜਾ ਪੈਦਾ ਹੈ ਤੇ ਉਹਦੇ ਵਿਚ ਮਿਲ ਕੇ ਪਵਿੱਤਰ ਹੋ ਜਾਂਦਾ ਹੈ। ਇਸੋ ਤਰ੍ਹਾਂ 
ਨਿਰਵੈਰ ਗੁਰ ਵਿਚ ਵੀ ਇਹ ਵਡਿਆਈ ਹੈ ਕਿ ਉਸ ਦੇ ਦਰਸ਼ਨ ਕਰਨ ਨਾਲ ਤ੍ਰਿਸ਼ਨਾ 
ਤੋ ਭੁਖ ਦੂਰ ਹੋ ਜਾਂਦੀ ਹੈ ਤੇ ਤੁਰੰਤ ਸ਼ਾਂਤੀ ਮਿਲਦੀ ਹੈ । 
(ਪੰਨਾ : 854-55) 
ਜਿਵੇ ਮਾਂ ਪੁੱਤਰ ਨੂੰ ਜਨਮ ਦੇ ਕੇ ਪਾਲਦੀ ਤੇ ਆਪਣੀ ਨਜ਼ਰ ਵਿਚ 
ਰੱਖਦੀ ਹੈ, ਅੰਦਰ-ਬਾਹਰ ਜਾਂਦੀ ਉਸ ਨੂੰ ਗਰਾਹੀਆਂ ਦਦੀ ਰਹਿੰਦੀ ਹੈ, ਏਂਸੋ ਤਰ੍ਹਾਂ 
ਸਤਿਗ੍ਰਰ ਆਪਣੇ ਸਿੱਖਾਂ ਨਾਂਲ ਪ੍ਰੀਤ ਰੱਖਦਾ ਹੈ । ਜਿਵੇ ਅਸਮਾਨ ਵਿਚ ਚਿੱਟੇ ਕਪੜਿਆਂ 
(ਪਰਾਂ) ਵਾਲੀ ਕੂੰਜ ਉੱਡਦੀ ਹੋਈ ਵੀ ਪਿਛੇ ਛੱਡ ਕੇ ਆਈ ਆਪਣੇ ਬੱਚਿਆਂ ਵਿਚ ਧਿਆਨ 

ਰੱਖਦੀ ਹੈ, ਏਂਸੋ ਤਰ੍ਹਾਂ ਸਤਿਗੁਰ ਆਪਣੇ ਸਿੱਖਾਂ ਦਾ ਧਿਆਨ ਰਖਦੋ ਹਨ । 
(ਪੰਨਾ : 168) 
ਹਰੀ ਦਾ ਨਾਮ ਸਾਡੇ ਲਈ ਛੱਤੀ ਪ੍ਰਕਾਰ ਦਾ ਭੌਜਨ ਹੈ, ਜਿਸ ਦੇ ਖਾਣ ਨਾਲ ਤ੍ਰਿਪਤੀ 
ਆਉਦੀ ਹੈ। ਹਰੀ ਦਾ ਨਾਮ ਸਾਡੀ ਪੁਸ਼ਾਕ ਹੈ ਜਿਸ ਕਰਕੇ ਮੁੜ ਕੇ ਨੰਗੇ ਨਹੀ ਹੌਣਾ 
ਪੌਦਾ ਤੇ ਹੌਰ ਕੁਝ ਪਹਿਨਣ ਦੀ ਇਛਾ ਨਹੀ' ਰਹਿੰਦੀ । ਹਰੀ ਦਾ ਨਾਮ ਸਾਡਾ ਵਣਜ ਤੇ 
ਵਪਾਰ ਹੈ ਤੋਂ ਸਤਿਗੁਰੂ ਨੇ ਹਰੀ ਦੇ ਨਾਮ ਦਾ ਹੀ ਸਾਨੂੰ ਕੇਮ ਸੰੱਪਿਆ ਹੈ । ਅਸਾਂ ਹਰੀ ਦ 


/ 


84 ਗੂਰੂ ਰਾਮ ਦਾਸ 


ਨਾਮ ਦਾਂ ਹੀ ਲੇਖਾ ਲਿਖਿਆ ਹੈ ਜਿਸ ਕਰਕੇ ਜਮਾਂ ਦੀ ਕਾਣਿ ਦੂਰ ਹੋ ਗਈ ਹੈ । 
(ਪੰਨਾ : 593) 
ਹਰੀ ਨੇ ਦੋਹ ਰ੍ਪੀ -ਚੌਲੀ ਸਵਾਰੀ ਹੈ ਤੇ ਜੀਵ ਨੇ ਭਗਤੀ ਰ੍ਰਪੀ ਕਢਾਈ ਇਸ 
ਉਤੋਂ ਕਰ ਕੇ ਪਹਿਣ ਲਈ ਹੈ । ਕਈ ਪ੍ਰਕਾਰ ਦਾ ਹਰਿ ਨਾਮ ਰ੍ਰਪੀ ਰੋਸ਼ਮ ਇਸ ਉਤੋਂ ਲੱਗਾ 
ਹੋਇਆ ਹੈ । ਕੋਈ ਅੰਦਰ ਦੇ ਗਿਆਨ ਵਾਲਾ ਬਿਬੌਕੀ ਹੀ ਇਸ ਗੱਲ ਨੂੰ ਬੁਝ 
ਸਕਦਾ ਹੈ । ਰ 
(ਪੰਨਾ : 646) 
ਜੋ ਰੱਬ ਰ੍ਰਪੀ ਦੀਵਾਨ (ਹਾਕਮ) ਨੂੰ ਮਿਲਿਆ ਉਹ ਸਾਰੇ ਹਾਕਮਾਂ ਨੂੰ ਮਿਲ 
ਪਿਆ । ਉਹ ਜਿੱਥੋਂ ਵੀ ਜਾਏ ਸੁਰਖਰੁ ਹੁੰਦਾ ਹੈ । ਉਸ ਦਾ ਦਰਸ਼ਨ ਕਰਨ ਨਾਲ ਸਾਰੇ 
ਪਾਪੀ ਵੀ ਤਰ ਜਾਂਦੇ ਹਨ । 
(ਪੈਨਾ : 87) 
ਜਿਸ ਦੇ ਹਿਰਦੇ ਵਿਚ ਹਰੀ ਦੀਵਾਨ (ਹਾਕਮ) ਹੱਂਵੇ, ਸਾਰਾ ਜਗਤ ਉਸ ਦੀ ਮੁਠ 
ਵਿਚ ਆ ਜਾਂਦਾ ਹੈ । ਉਸ ਨੂੰ ਕਿਜੇ ਦੀ ਅਧੀਨਤਾ ਨਹੀ” ਕਰਨੀ ਪੈਦੀ । ਸਗੋ” ਹਰੀ 
ਹਾਕਮ ਨੇ ਸਭਨਾਂ ਨੂੰ ਲਿਆ ਕੇ ਉਸ ਦੋ ਪੈਰੀ ਪਾਇਆ ਹੁੰਦਾ ਹੈ । ਮਨੁੱਖਾਂ ਦੀ ਕਚਹਿਰੀ 
(ਹਕ੍ਮਤ) ਵਿਚ ਤਾਂ ਕੱਈ ਨੱਸ-ਭੱਜ ਕੇ ਨਿਕਲ ਸਕਦਾ ਹੈ, ਪਰ ਹਰੀ ਦੀ ਹਕ੍ਹਮਤ 
ਵਿਚੋ ਨਿਕਲ ਕੇ ਕਿੱਥੋ ਜਾਵੇ ? ਸੋ, ਇਸ ਤਰ੍ਹਾਂ ਦਾ ਹਾਕਮ ਭਗਤਾਂ ਦੋ ਹਿਰਦੇ ਵਿਚ 
ਆ ਵੱਸਦਾ ਹੈ ਜਿਸ ਨੇ ਉਹਨਾਂ ਸਭਨਾਂ ਨੂੰ ਭਗਤਾਂ ਦੇ ਅੱਗੇ ਲਿਆ ਖੜਾ ਕੀਤਾ (ਤਾਬੇ 
ਕਰ ਦਿੱਤਾ) ਜੌ ਤਾਬੇਂਦਾਰੀ ਤੋ" ਅਜੇ ਝਿਜਕਦੇ ਸਨ । ਮਨੁੱਖ ਨੂੰ ਇਹ ਵਡਿਆਈ ਉਸ 
ਦੀ ਮਿਹਰ ਨਾਲ ਹੀ ਮਿਲਦੀ ਹੈ । ਰ੍ 
(ਪੰਨਾ : 591) 
ਜਪ ਰੂਪੀ ਚੂਹਾਂ ਜੌ (ਉਮਰ ਰ੍ਪ) ਖੌਤੀ ਨੂੰ ਸਦਾ ਕੁਤਰਦਾ ਹੈ, ਕਰਤੋ ਨੇ 
ਮਾਰ ਕੇ ਕੱਢ ਦਿੱਤਾ ਹੈ। ਖੌਤੀ ਜੌ ਪ੍ਰੰਮ-ਭਾਉ ਨਾਲ ਉੱਗੀ ਸੀ ਉਸ ਤੋ ਹਰੀ ਦਾ 
ਬਖਸ਼ਿਸ਼ ਰੁਪੀ ਬੌਹਲ ਇਕੱਠਾ ਹੋਇਆ । ਜਿਸ ਨੇ ਸਤਿਗੁਰੂ ਨੂੰ ਯਾਦ ਕੀਤਾ ਉਸ ਦਾ ਡਰ 
ਤੋ ਝੌਰਾ ਸਭ ਖਤਮ ਹੋ ਗਿਆ । ਉਹ ਆਪ ਵੀ ਤਰ ਗਿਆ ਤੇ ਸਾਰੇ ਸੰਸਾਰ ਨੂੰ ਵੀ ਉਸ 
ਲ ਤਾਰ ਦਿੱਤਾ। 
ਰ (ਪੰਨਾ : 304) 
ਹਰੀ-ਨਾਮ ਧਨ ਬੜਾ ਮੁੱਲਵਾਨ ਹੈ । ਰਤਨ, ਜਵਾਹਰ ਮਾਣਕ ਵਾਂਗ ਅਮੋਲਕ ਹੈ, 
ਭਗਤਾਂ ਨੇ ਅੰਮਿ੍‌ਤ ਵੋਲੋਂ ਦੇ ਵੱਤਰ ਵਾਲੇ ਸਮੇ” ਵਿਚ (ਮਨੁੱਖਾ ਜਨਮ ਦੇ ਸ਼੍ਭ ਤੋ ਉਪਜਾਊ . 
ਸਮੇ” ਵਿਚ) ਇਸ ਧਨ ਨਾਲ ਲਗਨ ਲਾਈ । ਅੰਮ੍ਰਿਤ ਵੇਲ ਦੋ ਵੱਤਰ ਵਾਲੇ ਸਮੰ''ਦਾ 
ਨਾਮ ਰੁਪ ਧਨ ਬੀਜਿਆ ਹੌਇਆ ਇਤਨਾ ਫਲਿਆ ਕਿ ਭਗਤ ਲੰਕ ਆਪ ਖਾਖਾਕੇਤੇ 
ਹੌਰਨਾਂ ਨੂੰ ਦੇ ਕੇ ਵੰਡ ਚੁੱਕੇ ਪਰ ਇਹ ਧਨ ਮੁਕਦਾ ਹੀ ਨਹੀ” । 
ਰ _ (ਪੰਨਾ : 734) 
ਵਾਸ਼ਨਾਂ ਦੇ ਸੱਪ ਪ੍ਰੀ ਤਰ੍ਹਾਂ ਜ਼ਹਿਰ ਨਾਲ ਭਰੇ ਹੁੰਦੇ ਹਨ । ਸਰੀਰ ਰ੍ਰਪੀ ਨਗਰ 


ਬਾਣੀ ਦੀ ਸਾਹਿਤਿਕ ਵਿਸ਼ੋਸ਼ਤਾ 85 


%੧ ੯ 


ਵਿਚ ਲੌਭ ਰੂਪੀ ਕੁੱਤਾ ਬੜਾ ਬਲਵਾਨ ਹੈ ਪਰ ਮੌਹ ਰ੍ਰਪੀ ਚਿੱਕੜ ਵਿਚ ਫਸੇ ਹੋਏ ਬੰਦੇ 
ਗੁਰੂ ਹੱਥ ਦੇ ਕੇ ਬਾਹਰ ਕੱਢਦਾ ਹੈ । 


(215 


(ਪੰਨਾ : 1311) 
ਦਾ ਸ਼ਬਦ ਉੱਸ ਨੂੰ ਜਗਾ ਕੇ ਹਰੀ 


ਮਨ ਮਾਇਆ ਵਿਚ ਮਸਤ ਰਹਿੰਦਾ ਹੈ ਪਰ ਗ੍ਰ੍ਹ 
ਕੰਡੇ ਨਾਲ ਕਾਬ੍ਹ ਵਿਚ ਰਖਿਆ 


`ਵੱਲ ਲਾ ਦੋ'ਦਾ ਹੈ ਜਿਵੇ' ਮਸਤ ਹਾਬੀ 
ਜਾਂਦਾ ਹੈ । 


02213 


(ਪੰਨਾ : 1310) 
ਗੁਰ ਜੀ ਨੇ ਬੜੇ ਸੈਂਦਰ ਸ਼ਬਦ-ਚਿੱਤਰਾਂ ਤੇ ਦਿਿਸ਼ਟਾਂਤ ਅਲੰਕਾਰਾਂ ਵਿਚ ਪ੍ਰਭੂ ਲਈ 
ਆਪਣੀ ਬਿਹਬਲਤਾ ਦਾ ਪ੍ਗਟਾਵਾ ਕੀਤਾ ਹੈ। ਸੀ ਰਾਗ ਦੀ ਵਾਰ ਵਿਚ ਆਪ ਕਹਿੰਦੇ 
ਹਨ ਕਿ ਮੰ ਆਪ ਦੇ ਮਾਲਕ ਦੇ ਦਰ ਦਾ ਢਾਡੀ (ਉਸਤਤ ਕਰਨ ਵਾਲਾ) ਹਾੰ ਤੇ ਹਰੀ ਦੇ 
ਦਰ ਤੇ ਜਾਂਦਾ ਹਾਂ। ਦਾਤੇ ਨੇੰ ਪੁਕਾਰ ਸੁਣੀ ਤੇ ਢਾਡੀ ਨੂੰ ਆਪਣੇ ਸਨਮੁਖ ਸੱਦ ਲਿਆ ਤੇ 
ਪੁਛਿਆ ਕਿ ਤੂੰ ਕਿਸ ਕੰਮ ਆਇਆ ਹੈ” । ਮੋਰੀ ਯਾਚਨਾ ਦਿਆਲ ਪ੍ਰਭ੍ਰ ਨੂੰ ਇਹ.ਹੈ ਕਿ 
ਮੈਨੂੰ ਇਹ ਦਾਨ ਦਿਉ ਜੋ ਸੌ" ਹਰੀ ਨੂੰ ਯਾਦ ਰੱਖਾਂ । ਇਸ ਤਰ੍ਹਾਂ ਹਰੀ ਦਾਤੇ ਨੇ ਨਾਮ 
ਜਪਾਇਆ ਤੇ ਵਡਿਆਈ ਦਿੱਤੀ । 
(ਪੰਨਾ : 91) 
ਗਉੜੀ ਰਾਗ ਦੇ ਚਉਪਦਿਆਂ ਵਿਚ ਗੁਰ੍ਹ ਜੀ ਦੱਸਦੇ ਹਨ ਕਿ ਕਿਵੇ' ਸਾਰਾ ਜਗਤ 
ਆਪਣੇ ਆਪਣੇ ਧੰਦੇ ਵਿਚ ਲੱਗਾ ਹੋਇਆ ਹੈ । ਪੰਡਤ ਸ਼ਾਸਤਰ ਸਿਮ੍ਰਤੀ ਪੜ੍ਹਦਾ 
ਹੈ, ਜੌਗੀ ਗੋਰਖ ਗੌਰਖ ਕਰਦਾ ਹੈ ਸੰਨਿਆਸੀ ਭਬ੍ਰਤ ਲਗਾਉਦਾ ਹੈ, ਸ਼ਰਦਰ ਤੇ 
ਵੌਸ਼ ਹੌਰਨਾਂ ਦੀ ਸੋਵਾ ਕਰਦੇ ਹਨ ਪਰ ਮੋਰ ਜਹੋ ਪੁਰਖ ਨੂੰ ਹਰੀ ਦਾ ਆਸਰਾ ਹੈ । ਮਾਤਾ 
ਆਪਣੇਂ ਪੁੱਤਰ ਨੂੰ ਖਵਾਉਣ ਵਿਚ ਲੱਗੀ ਹੁੰਦੀ ਹੈ, ਮੱਛੀ ਨੂੰ ਜਲ ਵਿਚ ਨਹਾਉਣ ਦਾ ਚਾਉ 
ਹੁੰਦਾ ਹੈ ਤੇ ਸਤਿਗੁਰ ਆਪਣੇ ਗੁਫਸਿੱਖ ਦੀ ਪਾਲਣਾ ਕਰਦਾ ਹੈ । ਸਾਰੰਗ ਨੂੰ ਜਲਧਾਰਾ ਦੀ 
ਉਡੀਕ ਹੁੰਦੀ ਹੈ, ਰਾਜੋ ਨੂੰ ਮਾਇਆ ਦੀ ਪ੍ਰੀਤ ਹੁੰਦੀ ਹੈ ਅਤੇਂ ਗੁਰਸਿੱਖ ਨੂੰ ਗੁਰ੍ਹ ਦੇ ਗਲੋਂ 
ਲੱਗ ਕੇ ਮਿਲਣ ਦੀ । 
(ਪੰਨਾਂ : 163-64) 
ਗੁਰੂ ਸੰਤ ਉਤ ਦੀ ਬਲਿਹਾਰ ਹੌਣ ਦੀ ਗੱਲ ਕਰਦੇ ਹੋਏ ਗੁਰ੍ਹ ਜੀ ਕਹਿੰਦ ਹਨ 
ਕਿ ਮੈਂ ਆਪਣਾ ਸਿਰ ਵੱਢ ਕੇ ਗ੍ਰੂਹ-ਸੰਤ ਦੇ ਰਸਤੇ ਵਿਚ ਰੱਖ ਦਿਆਂ (ਰਸਤੇ ਦੇ ਟੋਏ 
ਖੱਪੋ ਸਿਰ ਨਾਲ ਪੂਰ ਕੇ ਪੱਧਰੇ ਕਰ ਦਿਆਂ) ਤਾਂ ਜੋ ਮੋਰਾ ਸਵਾਮੀ ਉਸ ਤੱ ਸੌਖਾ ਲੰਘ 
ਸੱਕੇ । ਰ 
(ਪੰੱਠਾ : 881) 
ਗੁਰ ਜੀ ਆਪਣੇ ਆਪ ਨੂੰ ਸਤਿਗੁਰੂ ਦਾ ਸੋਵਕ ਤੇ ਖਰੀਦਿਆ ਹੋਇਆ ਗੁਲਾਮ 
ਦਸਦੇ ਹੋਏ ਕਹਿੰਦੇ ਹਨ ਕਿ ਜੰ ਬੇਅੰਤ ਪਰਉਪਕਾਰ ਗੁਰੂ ਨੇ ਮੋਰੇ ਉਤੇ ਕੀਤੇ ਹਨ, ਉਸ 
ਨਾਲ ਗੁਰੂ ਦਾ ਕਰਜ਼ਾ ਇਕੱਠਾ ਹੁੰਦਾ ਹੋਇਆ ਬਹੁਤ ਸਾਰਾ ਜੌੜ ਬਣ ਗਿਆ ਹੈ ਪਰ 
ਉਸ ਵਿਚੋ ਮੁਕਾਇਆ ਕੁਝ ਵੀ ਨਹੀ` । ਇਸ ਲਈ ਉਸ ਕਰਜ਼ੇ ਦੇ ਬਦਲੋ ਮੈ" ਗੁਰੂ ਦਾ 


86 ਗੁਰੂ ਰਾਮ ਦਾਸ 


ਗੁਲਾਮ ਬਣ ਗਿਆ ਹਾਂ । ਇਹ ਗੁਰੂ ਦਾ ਪਰਉਪਕਾਰ ਹੈ ਕਿ ਉਸ ਨੇ ਸਾਨੂੰ ਇਸ ਨਾ ਤਰੇ 
ਜਾ ਸਕਣ ਵਾਲੇ ਸਾਗਰ ਤੌ ਪਾਰ ਕਰ ਦਿੱਤਾ । 
(ਪੰਨਾ : 171) 
ਜਿਨ੍ਹਾਂ ਨੇ ਗੁਰੂ ਅਨੁਸਾਰੀ ਹੋ ਕੇ ਹਰੀ ਦਾ ਨਾਮ ਨਹੀ ਜਪਿਆ ਉਹ ਇਸ ਜੱਗ 
ਵਿਚ ਦੀਵਾਲੀਏ ਹਨ । ਉਹ ਸਾਰੀ ਦੁਨੀਆਂ ਵਿਚ ਮੰਗਦੇ ਫਿਰਦੇ ਹਨ ਪਰ ਉਹਨਾਂ 
ਦੇ ਮੂੰਹ ਵਿਚ ਕੋਈ ਥ੍ਕਦਾ ਵੀ ਨਹੀ” । ਉਹ ਪਰਾਈ ਨਿੰਦਿਆ ਕਰਦੇ ਪਰ ਇਸ ਨਾਲ 
ਆਪਣਾ ਹੀ ਇਤਬਾਰ ਗਵਾਉ”ਦੇ ਹਨ । 
(ਪੰਨਾਂ : 852) 
ਜੋ ਬੰਦਾ ਭਗਤਾਂ ਦੇ ਕਲ ਰਹਿੰਦਾ ਹੈ, ਉਹ ਹਰੀ ਨਾਮ ਦੀ ਪੂੰਜੀ ਪ੍ਰਾਪਤ ਕਰਦਾ 
ਹੈ। ਬੇਮੁਖ ਦੇ ਸਿਰ ਸਵਾਹ ਪੈਦੀ ਹੈ । ਹਰੀ ਦੇ ਭਗਤ ਹਰੀ ਨਾਮ ਦੇ ਵਪਾਰੀ ਹਨ । 
ਜਮ ਰੂਪੀ ਮਸੂਲੀਆਂ ਉਹਨਾਂ ਨੇ ਨੌੜੇ ਨਹੀ ਆਉਦਾ । 
(ਪੰਨਾਂ 852) 
ਰਾਜੇ ਰਸ-ਰੌਗ ਮਾਣਦੇ ਹੋਏ ਤੇ ਨਾਮ-ਵਿਹਣੇ ਆਖਰ ਕਾਲ ਦੇ ਵੱਸ ਪੈਦੇ ਹਨ। 
ਧਰਮ ਰਾਏ ਉਹਨਾਂ ਦੋ ਸਿਰ ਤੋ ਡੌਡੋ ਮਾਰਦਾ ਹੈ ਤਾਂ ਉਹ ਆਪਣੇ ਕਰਮਾਂ ਦਾ ਫਲ 
ਪਾਉ”ਦੇ ਹੋਏ ਪਛਤਾਉ'ਦੇ ਹਨ । 
(ਪੰਠਾ : 731) 
ਕੁਝ ਲੋਕ ਅਜਿਹੇ ਵੀ ਹਨ ਜੌ ਆਪਣੇ ਸਵਾਰਥ ਦੀ ਖਾਤਰ ਗੁਰ ਪਾਸ ਆਕੇ 
ਬਗਲਿਆ ਵਾਂਗ ਸਮਾਧੀਆਂ ਲਗਾਉ”ਦੇ ਹਨ । ਉਂਹ ਕਾਂ ਵਰਗੇ ਨੀਚਾਂ ਦੀ ਸੰਗਤ ਵਿਚ 
ਜਾ ਕੇ ਮੁਰਦਾਰ ਜਾਂ ਵਿਸ਼ਟਾ ਨੂੰ ਵੀ ਮੂੰਹ ਮਾਰਦੇ ਹਨ । ਉਹ ਨਾਮ-ਹੀਣ ਨਕਟੇ (ਨੱਕ ਵੱਢੇ) 
ਹਨ । ਕਾਮਵੱਸ ਹੋਣ ਕਰਕੇ ਕਾਮਣੀ (ਇਸਤਰੀ) ਮੰਗਦੇ ਅਤੇ ਰਿੱਧੀਆਂ ਤੇ ਮਾਲ-ਦੌਲਤ 
ਲਈ ਹੱਥ ਅੱਡਦੇ ਹਨ । ਰ 
(ਪੰਨਾ : 881-82) 
ਮਨਮੁਖ ਗੁਰੂ ਅੱਗੇ ਜਾ ਕੇ ਨਿਉ'ਦਾ ਹੈ ਪਰ ਮਨੋ” ਖੋਟਾ ਤੇ ਝਠਾ ਹੁੱਦਾ ਹੈ । ਜਦੋ" 
ਗੁਰੂ ਕਹਿੰਦਾ ਹੈ ਕਿ ਹੋ ਭਾਈ ਉਠੋਂ ਤਾਂ ਬਗਲਿਆਂ ਵਾਂਗ ਘੁਸਰ ਘੁਸਰ ਕੇ ਬੈਠਦਾ ਹੈ । 
ਗੁਰਸਿੱਖਾਂ ਵਿਚ ਕਿਉ'ਕਿ ਗੁਰੂ ਵਰਤਦਾ ਹੈ, ਉਹ ਚੁਣ ਚੁਣ ਕੇ ਉਹਨਾਂ ਨੂੰ ਵੱਖ ਕੱਢ 
ਦੇ'ਦਾ ਹੈ । ਖੋਟੇ ਨਾਲ ਨਹੀ' ਰਲ ਸਕਦੋ । ਉਹ ਅੱਗੇ-ਪਿਛੇ ਹੋ ਕੇ ਮੂੰਹ ਛਪਾਉ'ਦੇ ਫਿਰਦੇ 
ਹਨ। ਉਹਨਾਂ ਮਨਮੁਖਾਂ ਦਾ ਖਾਜਾ ਓਥੇ ਨਹੀ” ਹੁੰਦਾ । ਉਹ ਤਾਂ ਭਡਾਂ ਵਾਂਗ ਕੁੜ ਜਾਂ 
ਗੰਦ ਹੀ ਖਾਂਦੇ ਹਨ । ਜੋ ਉਹਨਾਂ ਨੂੰ ਕਈ ਚੰਗੀ ਚੀਜ਼ ਖਵਾਈ ਜਾਵੇ ਤਾ ਉਹ ਮੂੰਹ ਤੋ” 
ਜ਼ਹਿਰ ਉਗਲਦੇ ਹਨ । 
(ਪੰਨਾ : 312) 
ਜਿਹੜੇ ਮਨਮੁਖ ਹਉਮੈਂ ਵਿਚ ਆ ਕੇ ਕੰਮ ਕਰਦੇ ਹਨ ਉਹ ਵੇਸਵਾ ਦੇ ਪੁੱਤਰ ਵਾਂਗ 
ਬੇਨਾਮ (ਕੁੱਲ ਦੇ ਨਾਮ ਤੋ" ਬਿਨਾਂ) ਹੀ ਹੁੰਦੇ ਹਨ, ਭਾਵ ਉਹਨਾਂ ਦੇ ਕਰਮ ਭਾਵੇ” ਚੰਗੇ ਵੀ 
ਹੌਣ, ਉਹ ਕਿਸੇ ਲੋਖੋ ਵਿਚ ਨਹੀ ਆਉਦੇ । ਜੇ ਉਹ ਦਾਨ ਕਰਨ ਤਾਂ ਦਾਨੀ ਨਹੀ” 


ਬਾਣੀ ਦੀ ਸਾਹਿਤਿਕ ਵਿਸ਼ੇਸ਼ਤਾ 67 


ਅਖਵਾ ਸਕਦੇ, ਤੇ ਜੌ ਉਹ ਗਿਆਨ ਲੈਣ ਤਾਂ ਗਿਆਨੀ ਨਹੀ” ਕਹਾਂ ਸਕਦੇ । ਇਹੋ ਕਰਮ 
ਜੋ ਕਿਸੇ ਦੇ ਹੋ ਕੇ ਕਰੀਏ, ਭਾਵ ਗੁਰ ਨੂੰ ਪਰਸਨ ਕਰ ਕੇ ਕਰੀਏ ਤੋਂ ਉਹ ਤਰ੍ਹਠ ਕੇ ਮਿਹਰ 
ਕਰੋਂ ਤਾਂ ਅਸੀ" ਆਪਣੇ ਪਿਤਾ ਦੀ ਕੁੱਲ ਦਾ ਨਾ ਰੌਸ਼ਨ ਕਰ ਸਕਦੇ ਹਾਂ । 
(ਪੰਨਾ : 82) 
ਮਨਮੁਖ ਦਾ ਹਾਲ ਉਸ ਮਿਰਗ ਵਾਂਗ ਹੈ ਜੋ ਝਾੜੀਆਂ ਗਾਹੁੰਦਾ ਫਿਰਦਾ ਹੈ, ਜਦ 
ਕਿ ਕਸਤ੍ਰੀ ਦੀ ਮੁਸ਼ਕ ਉਸ ਦੇ ਅੰਦਰ ਹੀ ਹੁੱਦੀ ਹੈ । 
(ਪੰਨਾ : 133 6) 
ਮਨਮੁਖ ਦਾ ਹਾਲ ਕਸੌਭੇਂ ਦੇ ਫੁੱਲ ਵਾਂਗ ਹੈ ਜੌ ਚਾਰ ਦਿਨ ਹੀ ਚੰਗਾ ਰਹਿੰਦਾ ਹੈ । 
ਫੇਰ ਇਸ ਦਾ ਰੰਗ ਉਤਰ ਜਾਂਦਾ ਹੈ ਪਰ ਸੱਚੇ ਸੰਤ ਦੀ ਸੰਗਤ ਵਿਚ ਕਾਇਆ ਰ੍ਰਪੀ 
ਕਪੜੇ ਉੱਤੇ ਨਾਮ ਦਾ ਗੂੜ੍ਹਾ ਮਜੀਠੀ ਰੌਗ ਚੜਦਾ ਹੈ ਜੌਂ ਮੁੜ ਨਹੀ” ਉਤਰਦਾ, ਭਾਵੇ” 
ਕਪੜਾ ਲੀਰਾਂ ਲੀਰਾਂ ਵੀ ਹੋ ਜਾਵੇ । 
(ਪੰਨਾ : 985) 
ਇਸ ਤਰ੍ਹਾਂ ਅਸੀ ਦੋਖਦੇ ਹਾਂ ਕਿ ਗੁਰ ਜੀ ਨੇ ਵਨ-ਸੁਵੰਨੇ ਸ਼ਬਦ-ਚਿੱਤਰਾਂ, 
ਅਲੰਕਾਰਾਂ, ਰ੍ਰਪਕਾਂ, ਦਿਰਿਸ਼ਟਾਂਤਾਂ ਨਾਲ ਆਪਣੇ ਭਾਵਾਂ ਨੂੰ ਜਨ-ਸਾਧਾਰਨ ਦੀ ਸਮਝ ਗੋਚਰਾ 
ਵੀ ਬਣਾਇਆ ਅਤੇ ਇਸ ਤਰ੍ਹਾਂ ਆਪਣੀ ਵਿਲਖਣ ਬਿੰਬਾਵਲੀ ਤੇ ਕਾਵਿ-ਕੱਸ਼ਲਤਾ ਦਾ 
ਚਮਤਕਾਰ ਵੀ ਦੱਸਿਆ । 


ਇਤਿਹਾਸਕ ਤੇ ਮਿਥਿਹਾਸਕ ਹਵਾਲੇ 
ਆਤਮਕ ਤੌਰ ਤੇ ਨਿਰਬਲ ਹੋਏ ਅਤੇ ਰਾਜਸੀ ਸ਼ਰਣੀਆਂ ਦੀ ਵਧੀਕੀ ਦਾ ਸ਼ਿਕਾਰ 


ਹੋਏ ਲੱਕਾਂ ਦੀਆਂ ਆਸਾਂ ਨੂੰ ਨਵੇ" ਸਿਰੇ ਤੱ" ਜਗਾਉਣ ਲਈ ਗੁਰੂ ਸਾਹਿਬਾਂ ਨੇ ਆਪਣੀ 
ਬਾਣੀ ਵਿਚ ਥਾਂ ਥਾਂ ਤੇ ਇਤਿਹਾਸਕ ਤੇ ਮਿਥਿਹਾਸਕ ਹਵਾਲੇ ਵਰਤੇ ਹਨ । ਇਹਨਾਂ ਸੰਕੇਤਾਂ 
ਰਾਂਹੀ' ਗੁਰ੍ਹ ਸਾਹਿਬਾਂ ਨੇ ਪ੍ਰਭੂ ਦੀ ਸ਼ਕਤੀ ਨੂੰ ਸਾਰੇ ਹੀ ਰਾਜਿਆਂ, ਬਾਦਸ਼ਾਹਾਂ, ਦੇਵੀ-ਦੇਵਤਿਆਂ, 
ਰਾਖਸ਼ਾਂ ਤੇ ਹਾਕਮਾਂ ਤੋ ਉਪਰ ਤੇ ਸਭ ਤੋਂ' ਵਧੇਰੇ ਸ਼ਕਤੀਸ਼ਾਲੀ ਦੱਸਿਆ ਹੈ । ਇਸ ਸੰਬੰਧ 
ਵਿਚ ਗੁਰ ਰਾਮਦਾਸ ਜੀ ਦੀ ਬਾਣੀ ਵਿਚ ਵੀ ਬਹੁਤ ਸਾਰੇ ਇਤਿਹਾਸਕ ਤੇ ਮਿਥਿਹਾਸਕ 
ਹਵਾਲੇ ਮਿਲਦੇ ਹਨ ਜਿਸ ਤੋ ਪਤਾ ਮਿਲਦਾ ਹੈ ਕਿ ਪ੍ਰਾਣੀ ਭਾਰਤੀ ਪਰੰਪਰਾ ਅਤੋਂ 
ਮਿਥਿਹਾਸ ਦੀ ਆਪ ਨੂੰ ਪੂਰੀ ਜਾਣਕਾਰੀ ਸੀ । ਆਪ ਦਾ ਉਹ ਸ਼ਬਦ ਬੜਾ ਪ੍ਰਸਿੱਧ 
ਹੈ ਜਿਸ ਵਿਚ ਆਪ ਕਹਿੰਦੇ ਹਨ ਕਿ ਹਰੀ ਜੁਗਾਂ ਜੁਗਾਂ ਤੋ ਭਗਤਾਂ ਤੇ ਗੁਰਮੁਖਾਂ 
ਦੀ ਸਹਾਇਤਾ ਕਰਦਾ ਰਿਹਾ ਹੈ : 

ਹਰਿ ਜਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ । 

ਹਰਣਾਖਸੁ ਦੁਸਟੂ ਹਰਿ ਮਾਰਿਆ ਪ੍ਰਹਲਾਦੂ ਤਰਾਇਆ । 

ਹੰਕਾਰੀਆ ਨਿੰਦਕਾਂ ਪਿਠ ਦੇ ਨਾਮ ਦੋਉ ਮੁਖ ਲਾਇਆ 

ਜਨ ਨਾਨਕ ਔਸਾ ਹਰਿ ਸੇਵਿਆ ਅੰਤ ਲਏ ਛੁਡਾਇਆ । (ਪੰਨਾ : 451) 

ਇਸ ਸ਼ਬਦ ਵਿਚ ਜਿਥੇ ਹਰਣਾਖਸ ਤੇ ਪ੍ਰਹਲਾਦ ਜਿਹੇ ਮਿਥਿਹਾਸਕ ਪਾਤਰਾਂ ਦਾ 

ਬਿਆਨ ਹੈ ਕਿ ਕਿਵੇ ਹਰੀ ਅਹੌਕਾਰੀਆਂ ਤੇ ਨਿੰਦਕਾਂ ਦਾ ਸਫਾਇਆ ਕਰਦ' ਤੋ ਭਗਤਾਂ 


58 ਗੁਰ ਰਾਮ ਦਾਸ 


ਦਾ ਸਾਥ ਦੋ”ਦਾ ਹੈ, ਉਥੋਂ ਤੇਰ੍ਹਵੀ" ਸਦੀ ਵਿਚ ਹੋਏ ਇਤਿਹਾਸਕ ਪਾਤਰ (ਭਗਤ) ਨਾਮਦੌਵ 
ਦਾ ਵੀ ਜ਼ਿਕਰ ਹੈ ਕਿ ਕਿਵੇ ਉਸ ਦੀ ਰੱਖਿਆ ਭਗਵਾਨ ਨੇ ਕੀਤੀ । ਇਸ਼ਾਰਾ ਇਹ ਹੈ 
ਕਿ ਅੱਜ ਵੀ ਭਗਵਾਨ ਭਗਤਾਂ ਦਾ ਸਹਾਈ ਹੈ, ਕਿਉਕਿ ਭਗਤ ਹਰੇਕ ਯੁੱਗ ਵਿਚ ਹੋਏ 
ਹਨ। ਜੌ ਵੀ ਉਸ ਦੀ ਸ਼ਰਨ ਵਿਚ ਆਇਆ, ਜਿਵੇ" ਬਹਮਾ ਦੋ ਪੁੱਤਰ ਸਨਕ ਤੇ ਸਨੰਦਨ 
ਅਤੇ ਨਾਰਦ ਮੁਨੀ, ਪ੍ਰਭ ਨੇ ਸਭ ਦੀ ਪ੍ਰਹਿਲਾਦ ਦੇ ਵਾਂਗ ਹੀ ਪੈਜ ਰਖੀ ਏਸੇ ਤਰ੍ਹਾਂ 
ਦਰੋਪਦੀ ਨੂੰ ਚੀਰ-ਹਰਨ ਤੋ ਬਚਾਇਆ ।“ 

ਗੁਰੂ ਜੀ ਕਹਿੰਦੇ ਹਨ ਕਿ ਚੌਰਾਸੀ ਸਿੱਧ ਮਾਰਗ ਦੇ ਆਗ੍ਰ ਅਤੇ ਤਤੀ ਕਰੋੜ ਮੁਨੀ= 
ਜਨ ਸਭ ਉਸ ਦਾ ਨਾਮ ਲੰਦੇ, ਉਸੇ ਨੂੰ ਧਿਆਉ'ਦੇ ਹਨ ।$ ਉਹ ਹਰੀ ਆਪੋ ਕ੍ਰਿਸ਼ਨ ਹੈ, 
ਤੋ ਆਪੋ ਹੀ ਗੋਪੀਆਂ ਦਾ ਰੂਪ ਜੰ ਕ੍ਰਿਸ਼ਨ ਜੀ ਨਾਲ ਪ੍ਰਮ-ਲੀਲਾ ਕਰਦੀਆਂ ਸਨ । ਉਹ 
ਆਪ ਹੀ ਕ੍ਵਲੀੀਆਪੀੜ ਨਾਮ ਦਾ ਹਾਥੀ ਹੈ ਜਿਸ ਨੂੰ ਰਾਜਾ ਕੰਸ ਨੂੰ ਕ੍ਰਿਸ਼ਨ ਜੀ ਦੇ 
ਵਿਰੁੱਧ ਛੱਡਿਆ ਸੀ ਪਰ ਉਹ ਕ੍ਰਿਸ਼ਨ ਜੀ ਦੇ ਹੱਥੋਂ ਮਾਰਿਆ ਗਿਆ ਸੀ । ਕ੍ਰਿਸ਼ਨ ਜੀ 
ਨੇ ਆਪਣੇ ਮਾਮੇ ਕੌਸ, ਕੰਸ ਦੇ ਦੰੱਤ ਕੇਸੀ ਅਤੇ ਕੰਸ ਦੋ ਪਹਿਲਵਾਨ ਚਾਣੂਰ ਨੂੰ ਹਰੀ 
ਤੋਂ ਬਲ ਲੈ ਕੇ ਹੀ ਮਾਰਿਆ ।£ ਸ਼ੌਕਰ ਜਿਹੇ ਤੇਤੀ ਕ੍ਰੋੜ ਦੇਵਤੇ ਭਾਵੇ" ਉਸ ਨੂੰ ਧਿਆਉ'ਦੇ 
ਹਨ ਪਰ ਉਸ ਦਾ ਭੋਦ ਨਹੀ” ਪਾ ਸਕੇ ।? ਬ੍ਹਮਾ, ਵਿਸ਼ਨੂੰ ਤੇ ਮਹੇਸ਼ ਤਿੰਨਾਂ ਗੁਣਾਂ ਵਾਲੀ 
ਮਾਇਆ ਦੇ ਗ੍ਰਸੇ ਹੋਏ ਹੋਣ ਕਰਕੇ ਹਉਮੰ“ ਵਿਚ ਵਿਚਰਦੇ ਰਹੇਂ ਅਤੇ ਗੁਰੂ-ਅਨ੍ਸਾਰੀ ਨਾ 
ਹੌਣ ਕਾਰਨ ਭਟਕਦੇ ਰਹੇ $ ਪਰ ਦੂਜੇ ਪਾਸੋਂ ਨੀਵੀ” ਜਾਤ ਦੇ ਭਗਤਾਂ ਨੇ ਇਕ-ਮਨ 
ਇਕ-ਚਿੱਤ ਹੰ ਕੇ ਉਸ ਦੀ ਅਰਾਧਨਾ ਕਰਨ ਨਾਲ ਉਸ ਨੂੰ ਪਾ ਲਿਆ ਜਿਵੇ" ਇਕ ਦਾਸੀ 
ਦੇ ਪੁੱਤਰ ਵਿਦਰ, ਛੀਪਾ ਘਰਾਣੇ ਦੇ ਨਾਮਦੇਵ ਅਤੇ ਚਮਾਰ ਦਾ ਕੌਮ ਕਰਨ ਵਾਲੇ ਰਵੀਦਾਸ 
ਨੇ ਪ੍ਰਾਪਤ ਕੀਤਾ ।? ਰ 

ਚੰਗੀ ਸੰਗਤ ਦਾ ਅਸਰ ਮਨੁੱਖ ਵਿਚ ਦਿੜ੍ਤਾ ਲਿਆਉ”ਦਾ ਹੈ । ਵੱਡੇ ਵੱਡੇ ਪਾਪੀ 
ਸੰਗਤ ਕਰ ਕੌ ਤਰ ਜਾਂਦੇ ਹਨ । ਅਜਾਮਲ ਜਿਹਾ ਪਾਪੀ ਰਾਜਾ ਆਪਣੇ ਪੁੱਤਰ ਨਾਰਾਇਣ 
ਦਾ ਨਾਮ ਲੈਣ ਨਾਲ, ਏਸੋ ਤਰ੍ਹਾਂ ਵੌਸਵਾ ਗਨਕਾ ਜੋ ਤੋਤੇ ਨੂੰ ਰਾਮ ਨਾਮ ਰਟਾਉ'ਦੀ ਸੀ 
ਅਤੇ ਕੋਸ ਦੀ ਦਾਸੀ ਕੁਥਜਾ--ਸਭ ਤਰ ਗਏਂ । ਜਿਸ ਹਾਥੀ (ਗਜ) ਨੂੰ ਨਦੀ ਵਿਚ 
ਤੰਦਏ ਨੇ ਗ੍ਰਸ ਲਿਆ ਸੀ, ਉਸ ਨੇ ਰਾਮ ਨਾਮ ਕਹਿ ਕੇ ਛੁਟਕਾਰਾ ਪਾਇਆ । ਜਿਸ ਨਾਮ 
ਦੇਵ ਛੀ'ਬੇ ਨੂੰ ਹਰੀ ਦੇ ਗੁਣ ਗਾਉ'ਦਿਆਂ ਦ੍ਸ਼ਟ ਕਹਿ ਦੇ ਮੌਦਰ ਵਿਚੋ" ਕਢਿਆ ਗਿਆ 





ਆਦਿ ਗ੍ਰੰਥ : 507 
ਉਹ, ਪੰਨ 2 982 
ਚਉਰਾਸੀਹ ਸਿਧ ਬੁਧ ਤੇਤੀਸ ਕੌਟ ਮੁ ਨਿ ਜਨ ਸਭਿ ਚਾਹਹਿ ਹਰਿ ਜੀਉ ਤੋਰ ਨਾਉ । (669) 
ਆਦਿ ਗ੍ਰੰਥ ? 606 
ਆਦਿ ਗ੍ਰੰਥ 719 
ਉਹੀ, ਪੈਨਾ 735 
, _ਉਹੀ, ਪੰਨਾ ! 773 
10 ਉਹੀ, ਪਨ” : 981 


੯> ੦੭ ੨੩ ੧, ੧੮ ੩= ੯੭ 


ਬਾਣ) ਦੀ ਸਾਹਿਤਿਕ ਵਿਸ਼ੇਸ਼ਤਾ 89 


ਹ ਉਸ ਦੀ ਲਾਜ ਵੀ ਉਸ ਹਰੀ ਨੇ ਰਖੀ ।” 
ਜਪਿਓ ਨਾਮੁ ਸੁਕ ਜਨਕ ਗੁਰ ਬਚਨੀ ਹਰਿ ਹਰਿ ਸਰਣਿ ਪਰੋਂ । 
ਦਾਲਦੁ ਭੰਜਿ ਸੁਦਾਮੋ ਮਿਲਿਓ ਭਗਤੀ ਭਾਇ ਤਰੇ । 
ਧਰੂ ਪ੍ਰਹਿਲਾਦ ਬਿਦਰੁ ਦਾਸੀ ਸੁਤ ਗੁਰਮੁਖਿ ਨਾਮਿ ਤਰੇ । 
ਨਾਮਾ ਜੈਦੇਉ ਕਬੀਰ ਤਿਲੰਚਨ ਸਭਿ ਦੌਖ ਗਏ ਚਮਰੋ । 
ਬੋਸਆ ਰਵਤ ਅਜਾਮਲੁ ਉਧਰਿਓ ਮੁਖਿ ਬੋਲੇ ਨਾਰਾਇਣ ਨਰਹਰੇ । 
ਨਾਮੁ ਜਪਤ ਉਗ੍ਰਸੋਣਿ ਗਤਿ ਪਾਈ ਤੌੜਿ ਬੰਧਨ ਮੁਕਤਿ ਕਰੋਂ । 
ਧੰਨਾ ਜਟੁ ਬਾਲਮੀਕ ਬਟਵਾਰਾ ਗ੍ਰਰਮੁਖਿ ਪਾਰ ਪਇਆ । 
ਸੁਰਿਨਰ ਗਣ ਗੰਧਰਬੋ ਜਪਿਓ ਰਿਖਿ ਬਪੁਰੈ ਹਰਿ ਗਾਇਆ । 
(ਆਦਿ ਗ੍ਰੰਥ : 995) 
ਇਤਿਹਾਸਕ ਮਿਥਿਹਾਸਕ ਹਵਾਲੇ ਦੇ ਕੇ ਪ੍ਰਭ ਦੀ ਵਡਿਆਈ ਦਰਸਾਉਣ ਦੀ ਪ੍ਰਥਾ 
ਹਿਲੋ ਗੁਰ ਜੀ ਹੀ ਆਪਣੀ ਬਾਣੀ ਵਿਚ ਸ਼ੁਰੂ ਕਰ ਚੁੱਕੇ ਸਨ । ਏਸੇ ਤਰ੍ਹਾਂ ਗੁਰੂ ਨਾਨਕ 
ਹੋਵ ਜੀ ਨੇ ਮਨੁੱਖੀ ਇਤਿਹਾਸ ਦੇ ਚਾਰੇ ਜੁਗਾਂ ਦੇ ਵਿਕਾਸ ਦੀ ਗੱਲ ਕੀਤੀ ਅਤੇ ਗੁਰੂ 
ਮਮਰਦਾਸ ਦੀ ਕੇ ਵੀ ਇਸ ਦੀ ਵਿਆਖਿਆ ਕੀਤੀ ।” 
ਗਰ ਰਾਮ ਦਾਸ ਜੀ ਨੇ ਇਹਨਾਂ ਜੁਗਾਂ ਵਿਚ ਮਨੁੱਖ ਦੀ ਹੌਣੀ ਦਾ ਵੇਰਵਾ ਬੜੇ 
ਵਸਥਾਰ ਨਾਲ ਬਿਆਨ ਕੀਤਾ ਹੈ । ਇਕ ਛੰਦ ਵਿਚ ਆਪ ਨੇ ਚਾਰ ਜ੍ਗਾਂ ਨੂੰ ਲੌ ਕੇ ਹਰ 
ਤਕ ਦਾ ਆਪੋ ਆਪਣਾ ਵਖਰਾ ਵਖਰਾ ਪ੍ਰਭਾਵ ਦੱਸਿਆ ਹੈ ।“ ਸਤਿਯੁਗ ਵਿਚ ਧਰਮ ਰੂਪੀ 
[ਲ ਚਾਰ ਪੈਰਾਂ ਉਤੇ ਖੜਾ ਸੀ, ਤੌਤੇ ਯੁਗ ਵਿਚ ਇਸ ਦੇ ਤਿੰਨ ਪੈਰ ਰਹਿ ਗਏ, ਦੁਆਪਰ 
ਵਚ ਦੋ ਅਤੇ ਕਲਿਯੁਗ ਵਿਚ ਕੇਵਲ ਇਕ ਪੈਰ ਉਤੇ ਖੜਾ ਹੋਇਆ । ਇਹ ਪੈਰ ਨਾਮ ਦੀ 
ਹਰਾਧਨਾ ਦਾ ਹੈ। ਇਸ ਲਈ ਕਲਿਯੁਗ ਵਿਚ ਨਾਮ ਦੀ ਹੀ ਵਡਿਆਈ ਹੈ ਅਤੇ ਨਾਮ 
ਗ ਹੀ ਆਸਰਾ ਹੈ । 
ਗੁਰ ਜੀ ਨੇ ਆਪਣੀ ਬਾਣੀ ਵਿਚ ਭਾਵੇ” ਸਿੱਧੇ ਤੌਰ ਤੇ ਆਪਣੇ ਸਮੋ ਦੇ ਹਾਕਮਾਂ 
ਹਾ ਨਾਮ ਲੈ ਕੇ ਉਹਨਾਂ ਦੀ ਨਖੌਧੀ ਨਹੀ" ਕੀਤੀ ਪਰ ਸਮੋ” ਦੋ ਸੱਤਾ-ਧਾਰੀਆਂ ਦੀ ਤਾਕਤ 
ਹੈ ਛਿਣ-ਭੰਗਰਤਾ ਵੱਲ ਸਿੱਧਾ ਸੰਕੇਤ ਜ਼ਰ੍ਹਰ ਕੀਤਾ ਹੈ ਕਿ 'ਜਿਤਨੇ ਸਾਹ ਪਾਤਸਾਹ 


1. ਉਹੀ, ਪਨਾ ? 976 

2, ਉਹੀ, ਪੰਨ' : 224-26 

3, ਆਦਿ ਗ੍ਰੰਥ 1023 ਅਤੇ 880 
4, ਉਹੀ, ਪੰਨਾਂ 445 


90 . ਗੁਰ ਰਾਮ ਦਾਸ 
ਉਮਰਾਵ ਸਿਕਦਾਰ ਚਉਧਰੀ ਸਭ ਮਿਥਿਆ ਝ੍ਰਠ' ਅਤੇ ਦਰਜੇ-ਭਾਉ ਦੇ ਪ੍ਰਤੀਕ ਹਨ ਜਦ 
ਕਿ ਕੇਂਵਲ ਹਰੀ ਹੀ ਅਬਿਨਾਸੀ ਸਦਾ ਥਿਰ ਨਿਹਚਲ" ਹੈ । ਇਸ ਲਈ : 
ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੋਰੇ 
ਸਭਿ ਬਿਨਸਿ ਜਾਹਿ ਜਿਉ” ਰੰਗ ਕ੍ਸੰਭ ਕਚਾਣ । 
(ਖੰਨਾ : 
ਬੋਲੀ ਅਤੇ ਸ਼ੈਲੀ 

ਜਦ ਅੰਦਰ ਸੱਚ ਹਵੇਂ, ਸੱਚੇ ਦੀ ਸਾਧਨਾ ਤੋ" ਇਹ ਸੱਚ ਉਪਜਿਆ ਹੋਵੇ ਤਾਂ ਸੱਦ 
ਬਚਨ ਹੀ ਮੁਖ" ਨਿਕਲਦੇ ਹਨ। ਏਸੇ ਨੂੰ “ਹਰਿ ਮੁਖਿ ਬੱਲੀ' ਕਹਿੰਦੇ ਹਨ । ਇਟ 
ਸਾਧਾਰਨ ਬਚਨ ਨਹੀ” ਹਨ, ਨਾ ਹੀ ਇਹ ਸਾਧਾਰਨ ਗੀਤ ਹਨ । ਇਹ ਤਾਂ ਬ੍ਰਹਮ ਵਿਚਾ; 
ਹਨ । 

ਗੁਰੂ ਰਾਮ ਦਾਸ ਜੀ ਨੇ ਹਰਿ ਦੀ ਕਥਾ ਸੁਣੀ, ਹਰਿ ਦੀ ਕਥਾ ਕਹੀ ਤੇ ਹਰਿ ਦ 
ਬਾਣੀ ਹੀ ਬੋਲੀ ਕਿਉਕਿ ਉਹ ਹਰੀ ਆਪ ਹੀ ਲੋਖ ਹੈ, ਆਪ ਹੀ ਲਿਖਾਰੀ ਹੈ ਤੇ ਆਪ 
ਹੀ ਲੋਖ ਲਿਖਾਉ'ਦਾ ਹੈ : 

ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ ਲਿਖਾਹਾ । 

ਗੁਰਮੁਖਿ ਜਾਂ ਗੁਰ-ਅਨੁਸਾਰੀ ਹੋਂ ਕੌ ਹੀ ਹਰੀ ਦੇ ਗੁਣ ਗਾਏ ਜਾ ਸਕਦੇ ਹਨ 
ਜਿੰਨ੍ਹਾਂ ਦੇ ਐਦਰ ਪਿਆਰੇ ਹਰੀ ਦੀ ਪ੍ਰੀਤ ਹੈ, ਉਹ ਜਿਵੇ ਬੋਲਣ, ਜਿਵੇ ਉਸ ਦਾ ਜੱ 
ਕਰਨ, ਤਿਵੇ' ਹੀ ਸੁਹੰਦੇ ਤੇ ਚੰਗੇ ਲਗਦੇ ਹਨ : 

ਜਿਨ ਅੰਦਰਿ ਪ੍ਰੀਤਿ ਪਿਰਮ ਕੀ ਜਿਉਂ ਬੌਲਨਿ ਤਿਵੇ ਸੋਹੰਨਿ 

ਗੁਰੂ ਰਾਮ ਦਾਸ ਜੀ ਦੀ ਬਾਣੀ ਦੀ ਬੋਲੀ ਉਹੀ ਹੈ ਜੋ ਆਪ ਨੂੰ ਪਹਿਲ ਤਿੰਨ ਗੁ 
ਸਾਹਿਬਾਂ ਤੋ" ਵਿਟਸੇ ਵਿਚ ਮਿਲੀ ਸੀ ਅਤੇਂ ਜੋ ਤਿੰਨ ਪੀੜ੍ਹੀਆਂ ਤੱ ਚਲੀ ਆ ਰ< 
ਪਰਚਲਤ ਸਾਹਿਤਕ ਬੌਲੀ ਸੀ । ਗੁਰੂ ਰਾਮ ਦਾਸ ਦੇ ਹੱਥਾਂ ਵਿਚ ਇਸ ਦਾ ਵੇਗ ਹੌਰ₹ 
ਸਰਲ, ਆਪ-ਮੁਹਾਰਾ ਤੇ ਸੰਵੇਦਨਾਸ਼ੀਲ ਹੋ ਗਿਆ । ਇਸ ਦੋ ਸਰਦੀ ਤੋਂ ਰਾਗਾਤਮਕ ਤੱ: 
ਵਿਚ ਬੜਾ ਵਾਧਾ ਹੋਇਆ । ਅਸੀ ਪਹਿਲਾਂ ਦੇਖ ਚੁਕੇ ਹਾਂ ਕਿ ਆਪ ਦੀ ਬਾਣੀ ਵਿ: 
ਵਰਤੇ ਗਏ ਅਲੰਕਾਰ, ਸ਼ਬਦ-ਚਿੱਤਰ ਤੇ ਖਿੰਬਾਵਲੀ ਕਿਵੇ" ਆਪ ਦੀ ਬੋਲੀ ਨੂੰ ਵੱਖਟ 
ਪਛਾਣ ਵੀ ਦੇਦੇ ਹਨ । ਆਪ ਨੇ ਨਵੇ' ਸਮਾਸ ਵੀ ਘੜੇ, ਨਵੀਆਂ ਸ਼ਬਦ-ਸੰਧੀਮ 
ਵਰਤੀਆਂ ਅਤੇ ਛੰਦਾਬੰਦੀ ਤੋ ਰਾਗਾਤਮਕਤਾ ਅਨੁਸਾਰ ਸ਼ਬਦਾਂ (ਲਫਜ਼ਾਂ) ਵਿਚ ਵਾਧੇ ਘਾ: 
ਵੀ ਕੀਤੋਂ । 

"ਇਨ੍ਹਾਂ ਦੀ ਬੋਲੀ ਸ਼੍ਧ ਤੇ ਨਿਰੌਲ ਪੰਜਾਬੀ ਜਾਂ ਲਾਹੌਰੀ ਦੇ ਵਧੋਰੇ ਨੇੜੋ ਦਿਸਦੀ ਟ 
ਤੇ ਇਸ ਵਿਚ ਸਰਲਤਾ ਤੇ ਵੇਗ ਬਹੁਤ ਜ਼ਿਆਦਾ ਹੈ। ਰ੍ਰਸੋ ਦੇ ਕਥਨ ਅਨੁਸਾਰ ਕਿ ''ਸ਼ਬਦ 
ਦੀ ਤਾਕੀਦ ਬੋਲੀ ਦੀ ਜਾਨ ਹ੍ਰੰਦੀ ਹੈ, ਉਹ ਇਸ ਨੂੰ ਅਨੁਭਵਤਾ ਤੇ ਸਚਾਈ ਬਖਸ਼ਦੀ ਟ 
ਗੁਰ੍ਹ ਰਾਮ ਦਾਸ ਦੀ ਬੋਲੀ ਦੀ ਏਹੀ ਵਡੀ ਵਿਸ਼ੇਸ਼ਤਾ ਹੈ । ਇਕ ਸ਼ਬਦ ਤੇ ਵਾਕਸ਼ ਉਨ 
ਦੀ ਬਾਣੀ ਵਿਚ ਬਾਰ ਬਾਰ ਆਉਦਾ ਹੈ ਤੇ ਹਰ ਵਾਰ ਨਵੇ" ਰੂਪ ਤੋਂ ਨਵੇ ਰੰਗ ਵਿ 
ਆਉਦਾ ਹੈ। ਹਰ ਵਾਰ ਉਸ ਵਿਚ ਨਵੀ' ਸੁੰਦਰਤਾ ਤੋ ਨਵ ਤਾਜ਼ਗੀ ਅੱਖਾਂ ਤੇ ਕੌਟ 


ਬਾਣੀ ਦੀ ਸਾਹਿਤਿਕ ਵਿਸ਼ੋਸ਼ਤ' 91 


ਸਰਸ਼ਾਰ ਕਰ ਦਿੰਦੀ ਹੈ । ਕਈ ਵੇਰ ਇਕੋ ਸ਼ਬਦ ਭਿੰਨ ਭਿੰਨ ਰੰਗਾਂ ਅਤੇ ਅਰਥਾਂ ਵਿਚ 
" ਕੇ ਭਾਵਾਂ ਦੀ ਅਸਮਾਨੀ ਪੀ'ਘ ਨੂੰ ਸਤਰੰਗਾ ਕਰ ਦਿੰਦਾ ਹੈ ।' 
ਪਰਮਾਤਮਾ ਲਈ ਆਪ ਨੇ ਸ਼ਬਦ ''ਹਰੀ' ਦੀ ਵਰਤੋ ਬਹੁਤ ਆਹਿਕ ਕੀਤੀ ਹੈ । 
[ਨੇਕ ਤੁਕਾਂ ਵਿਚ ਇਸ ਸ਼ਬਦ ਨੂੰ ਕਈ ਕਈ ਵਰ ਦੁਹਰਾਇਆ ਗਿਆ ਹੈ : 
''ਮੈਰੇ ਮਨ ਹਰਿ ਹਰਿ ਹਰਿ ਹਰਿ ਹਰਿ ਜਸ ਉਤਮ” । (179) 
“ਹਰਿ ਹਰਿ ਹਰਿ ਹਰਿ ਹਰਿ ਮਨਿ ਧਿਆਵਹੁ ਮੈ" ਹਰਿ ਹਰਿ ਨਾਮ 
ਸੀ ਪਿਆਰੇ । (980) 
ਹਰਿ ਹਰਿ ਹਰਿ ਹਰਿ ਹਰਿ ਸਰਿ ਸੋਵਹਿ ਤਿਨ ਦਰਗਰ ਮਾਨ ਦਿਵਾਵੌਗੌ । 
(1311) 
ਜਿਨ ਸੇਵਿਆ ਜਿਨ ਸੇਵਿਆ ਮੋਰਾ ਹਰਿ ਜੀ ਤੇ ਹਰਿ ਹਰਿ ਰ੍ਰਪਿ ਸਮਾਸੀ । 
(ਪੰਨਾ 11) 
ਇਹ ਸਹੀ ਹੈ ਕਿ ਹਰੀ ਜਾਂ ਹਰਿ ਦੇ ਮੁੜ ਮੋੜ ਕਥਨ ਨਾਲ ਜੀਭਾ ਸੁੱਚੀ ਹੁੰਦੀ ਹੈ । 
ਇਸ ਸ਼ਬਦ ਨਾਲ ਆਪ ਦਾ ਮੌਹ ਸ਼ਾਇਦ ਇਸ ਕਰਕੇ ਵੀ ਹੋਵੇ ਕਿ ਆਪਦੇ ਪਿਤਾ ਜੀ 
ਦਾ ਨਾਮ ਹਰੀ ਦਾਜ ਸੀ । ਸ਼ਬਦ 'ਹਰਿ ਦੇ ਨਾਲ ਕਈ ਸ਼ਬਦ-ਸੋਧੀਆਂ ਤੋਂ ਤੁਕਾਂਗ ਵੀ 
ਜੌੜੇ ਗਏ ਹਨ ਜਿਵੇ' ਹਰਿਜਸ, ਹਰਿਜਨ, ਹਰਿਰਸ, ਹਰਿਪ੍ਰਭ, ਹਰਿਬਿਰਦ, ਹਰਿ ਕਥਾ, 
ਹਰਿ ਸਜਣੁ, ਹਰਿ ਰਾਇਆ, ਹਰਿ ਗੁਣ, ਹਰਿ ਨਾਮ, ਹਰਿਮੁਖ ਬੋਲੀ, ਹਰਿ ਢੌਲੋ, ਹਰਿ 
ਭਗਵੰਤਾ, ਹਰਿ ਰਪ, ਹਰਿ ਅੰਮਤ ਭਿੰਨੇ ਲੋਇਆ, ਆਦਿ । 
ਇਸ ਤਰ੍ਹਾਂ ਦੀ ਭਾਵਾਤਮਕ ਬਿਰਤੀ ਵਾਲੋਂ ਕੁਝ ਵਿਸ਼ੇਂਸ਼ ਸ਼ਬਦਾਂ ਦੇ ਦੁਹਰਾਉ ਨਾਲ਼ 
ਪੈਦਾ ਹੌਣ ਵਾਲੀ ਰਾਗਾਤਮਕਤਾ ਪਾਠਕ ਜਾਂ ਸਰੌਤੇ ਲਈ ਭਾਵਨਾ-ਭਰਪੂਰ ਸਿੱਧ ਹੁੰਦੀ ਹੈ, 
ਜਿਵੇ 'ਸ ਪੁਰਖੁ ` ਵਾਲ ਸ਼ਬਦ ਵਿਚ : 
ਸੋ ਪੁਰਖੁ ਨਿਰੰਜਨ ਹਰਿ ਪ੍ਰਰਖ ਨਿਰੈਜਨ ਹਰਿ ਅਗਮਾ ਅਗਮ ਅਪਾਰਾ । 
ਸਭਿ ਧਿਆਵਹਿ ਸਭਿ ਧਿਆਵਹਿ ਤ੍ਧੁ ਜੀ ਹਰਿ ਸਚੇ ਸਿਰਜਣਹਾਰਾ । 


037 


ਪਾਰਬ੍ਰਹਮੁ ਬੇਅੰਤ ਬੇਅੰਤ ਜੀ ਤੋਰੋ ਕਿਆ ਗੁਣ ਆਖਿ ਵਖਾਣਾ । 

ਜੋ ਸੇਵਹਿ ਜੌ ਸੇਵਹਿ ਤੁਧੁ ਜੀ ਜਨੂ ਨਾਨਕੁ ਤਿਨ ਕਰਬਾਣਾ । 

ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੋ ਜਨ ਜੁਗ ਮਹਿ ਸਖਵਾਸੀ । 
ਸੇ ਮੁਕਤ ਸੋ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਤ੍ਰ ਟੀ ਜਮ ਕੀ 


ਫਾਸੀ । 


॥04੨ 
੭ 287 


ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੋ ਬਿਅੰਤ ਬੇਅੰਤਾ । 
ਤੇਰੇ ਭਗਤ ਤੌਰ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕਾ ਅਨੰਤਾ। 


15. ਡਾ. ਜੀਤ ਜਿੰਘ ਸੀਤਲ, ਪੰਜਾਬੀ ਦੁਨੀਆਂ, ਨਵੈਬਰ 1962, ਪੱਨਾ 115 


92 __ ਗੁਰ ਰਾਮ ਦਾਸ 


ਤੋਰੀ ਅਨਿਕ ਤੋਰੀ ਅਨਿਕ ਕਰਹਿ ਹਰਿ ਪ੍ਰ੍ਜਾ ਜੀ ਤਪੁ ਤਾਪਹਿ ਜਪਹਿ 

ਬੋਅੰਤਾ । (10-11) 

ਇਸ ਸ਼ਬਦ ਤੋ ਆਪ ਦੀ ਸ਼ਬਦ-ਵਰਤੋ' ਦੀ ਜਗਤ, ਦੁਹਰਾਉ, ਅਨ੍ਪ੍ਰਾਸ ਤੋਂ 

ਰਾਗਾਤਮਕਤਾ ਦਾ ਪਤਾ ਵੀ ਮਿਲ` ਜਾਂਦਾ ਹੈ । ਆਪਣੇਂ ਵਿਚਾਰ ਨੂੰ ਪ੍ਰੋਮ-ਭਾਉ ਨਾਲ 

ਸਮਝਾਉਣ ਲਈ ਆਪ ਕ੍ਰਝ ਥਾਈ” ਵੱਖ ਵੱਖ ਸ਼ਬਦਾਂ ਦੀ ਪ੍ਰੋਮ-ਰਸੀ ਸੰਬੋਧਨੀ ਦੀ ਵਰਤ 

ਕਰਦੇ ਹੋਏ ਆਪਣੇ ਹਰਿ ਨਾਲ, ਸਤਿਗੁਰ ਨਾਲ, ਆਪਣੀ ਆਤਮਾ ਨਾਲ ਜਾਂ ਸੰਗਤ 

ਨਾਲ ਨੇੜਤਾ ਤੇ ਅਪਣੱਤ ਦੀ ਭਾਵਨਾ ਪੌਦਾ ਕਰਨੀ ਲੰਚਦੇ ਹਨ, ਜਿਵੇ” ? 'ਮੌਰੇ ਗੋਵਿੰਦਾ, 

ਰਾਮ ਰਾਜਿਆਂ, ਮੋਰੋ ਸਾਜਨ ਸੈਨਾ, ਮੌਰੀ ਮਾਈ, ਸਾਹਾ, ਮੰਰੇ ਸਾਹਾ, ਮੇਰੋ ਸਤਿਗੁਰਾ, 

ਵਣਜਾਰਿਆ ਮਿਤ੍ਰਾ, ਮਨ ਬੌਰਾਗੀਆ, ਮੋਰੀ ਜਿੰਦੜੀਏ, ਮੇਰੇ ਭਾਈ ਜਨਾ, ਮਨ ਪਰ- 

ਦੌਸੀਆ, ਭਾਈ ਰੰ, ਸੰਤਹੁ ਸੁਨਹੁ, ਦੋਖਹੁ ਭਾਈ, ਸਭਿ ਕਹਹੁ, ਸਭ ਬੋਲਹੁ ਆਦਿ ਵਾਕੱਸ਼ਾਂ 
ਦੀ ਵਰਤੋ" ਕਈ ਥਾਈ” ਹਈ ਹੈ : ਸਾ 

'ਕਰਹਲੇ ਮਨ ਪਰਦੋਸੀਆ ਕਿਉ” ਮਿਲੀਐ ਹਰਿ ਮਾਇ ।' (234) 

“ਆਇ ਮਿਲੁ ਗੁਰਸਿਖ ਆਇ ਮਿਲ ਤੁਰ ਮੇਰੇ ਗ੍ਰਰ ਕੇ ਪਿਆਰੇ । (725) 

“ਸੰਤਹੁ ਸੁਨਹੁ ਸ਼ਨਹੁ ਜਨ ਭਾਈ ਗੁਰਿ ਕਾਢੀ ਬਾਹ ਕ੍ਰਕੀਜੈ ।' (1326) 

'ਮੋਰੇ ਸਤਿਗੁਰਾਂ ਮੈ" ਹਰਿ ਹਰਿ ਨਾਮ ਦ੍੍‌੍‌ੜਾਈ । ` (996) 

'ਹਰਿਜਨ ਸੰਤ ਮਿਲਹ ਮੋਰ ਭਾਈ ।” (95) 

ਬੱਲੀ ਦੇ ਖੇਤਰ ਵਿਚ ਗੁਰ ਜੀ ਇਕ ਮਹਾਨ ਸ਼ਬਦ-ਸ਼ਿਲਪੀ ਦੇ ਰ੍ਰਪ ਵਿਚ ਪ੍ਰਗਟ 

ਹੁੰਦੇ ਹਨ। ਆਪ ਨੇ ਕਈ ਨਵੇ" ਸਮਾਸ ਘੜੇਂ ਹਨ, ਕਈ ਸ਼ਬਦਾਂ ਨੂੰ ਗੋਲ ਕੀਤਾ ਤੇ 

ਕਈਆਂ ਨੂੰ ਨਵੇਂ” ਰੂਪ ਬਖਸ਼ੇ ਹਨ । ਇਕ ਮਾਹਰ ਤੇ ਸਿਆਣੇ ਘਾੜੇ ਵਾਂਗ ਉਹ ਸ਼ਬਦਾਂ 

ਦੀ ਮਿੱਟੀ ਨੂੰ ਭਿਉ'ਦੇ, ਗੋਹੰਦੇ ਹਨ, ਗੋ ਗੋ ਕੇ ਆਪਣੇ ਘਾੜਤ ਦੇ ਚੱਕ ਤੇ ਚਾੜ੍ਹਦੇ ਹਨ 

ਤੋਂ ਚੀਕਨੀ ਮਿੱਟੀ ਵਾਂਗ ਸ਼ਬਦ ਢਲ ਢਲ ਕੇ ਨਵਾਂ ਰ੍ਰਪ ਧਾਰਨ ਕਰੀ ਜਾਂਦੇ ਹਨ । ਕਈ 

ਥਾਂ ਅੱਖਰ ਕ੍ਰਮ ਬਦਲ ਜਾਂਦਾ ਹੈ ਤੇ ਕਈ ਥਾਂ ਲਗਾਂ ਮਾਤਰਾਂ ਅੱਗੜ ਧਿੱਛੜ ਹੋ ਜਾਂਦੀਆਂ 

ਹਨ, ਜਾਂ ਇੱਕ ਦੂਜੀ ਨਾਲ ਵਟ ਜਾਂਦੀਆਂ ਹਨ : ਕਈ ਥਾਂ ਅੱਖਰ ਆਪਣੇਂ ਵਰਗ ਦੋ 

ਕਿਸੋਂ ਦੂਜੇ ਅੱਖਰ ਨੂੰ ਆਪਣੀ ਥਾਂ ਦੋ ਦੇ'ਦੇ ਹਨ ਤੇ ਕਈ ਥਾਂ ਸੀ ਥਾਂ ਬਦਲੀ ਕਰਕੇ 

ਇਕ ਨਵੇ" ਸਮਾਸ ਜਾਂ ਮੁਹਾਵਰੇ ਨੂੰ ਜਨਮ ਦੇਦੇ ਦਿਸਦੇ ਹਨ ।” 
ਮਿਲਿ ਸਤ ਸੰਗਤਿ ਹਠਿਗੁਣ ਗਾਏਂ ਜਗੁ ਭਉਜਲ ਦੁਤਰ ਤਰੀਐ ਜੀਉ 


ਹਰਿ ਜਲਨਿਧਿ ਹਮ ਜਲ ਕੇ ਮੀਨੋ ਜਨ ਨਾਨਕ ਜਲ ਬਿਨੁ ਮਰੀਅਐਂ ਜੀਉ । 


(95). 





16, ਆਦਿ ਗ੍ਰੰਥ 116 


ਬਾਣੀ ਦੀ ਸਾਹਿਤਿਕ ਵਿਸ਼ੌਸ਼ਤਾ 93 


ਰਾਗਾਤਮਕਤਾ ਦਾ ਪ੍ਰਭਾਵ ਵਧਾਉਣ ਲਈ ਕਿਤੇ ਕਿਤੇ ਸ਼ਬਦਾਂ ਦੀ 
ਮਟ-ਛਾਂਟ, ਵਾਧ-ਘਾਟ ਕਰਕੇ ਇਹਨਾਂ ਦਾ ਗੋਲਾਕਾਰੀ ਰੂਪ ਬਣਾਇਆ ਗਿਆ ਹੈ ; 
ਆਂਪੁਨੇ ਹਰਿਪ੍ਰਭ ਕੀ ਹਉ ਗੌਲੀ । ਰ 
ਜਬ ਹਮ ਹਰਿ ਸੇਂਤੀ.ਮਨੁ ਮਾਨਿਆ ਕਰਿ ਦੀਨੋ ਜਗਤ ਸਭ ਗੌਲ ਅਸਲੀ । 
। ਰਹਾਉ । 


ਹਰਿ ਜੀ ਅੰਤਰਿ ਕਸ ਤੁਮ ਸਰਣਾਗਤਿ ਤੁਮ ਵਡ ਪੁਰਖ ਵਡੋਲੀ । 
ਜਨ ਨਾਨਕੁ ਅਨਦਿਨੁ ਹਰਿਗੁਣ ਗਾਵੈ ਮਿਲਿ ਸਤਿਗੂਰ ਗ੍ਰਰ ਵੇਚੋਲੀ । 
ਰ੍ (168-69) 
ਉਪਰ ਦੇ ਚਉਪਦੇ ਵਿਚ 'ਗੌਲ ਅਮੌਲੀ' (ਬਿਨਾਂ ਮੱਲ ਦੇ ਗੌਲਾ ਜਾਂ ਗੁਲਾਮ) 
ਕੌਲ ਦੀ ਥਾਂ ਕੋਲੀ, ਵੱਡੇ ਦੀ ਥਾਂ ਵਡੋਲੀ, ਵਚੌਲੇਂ ਦੀ ਥਾਂ ਵੇਚਲੀ ਦੀ ਵਰਤੋਂ” ਤੁਕਾਂਤ ਦੀ 
ਭਾਵ-ਪ੍ਰਰਤੀ ਲਈ ਕੀਤੀ ਗਈ ਹੈ ਪਰ ਜਦ ਕਿਸੇ ਗੱਠ ਨੂੰ ਤਾਰਕਿਕ ਭੌਰਤੇ ਹੀ 
ਸਮਝਾਉਣਾ ਹੋਵੇ ਤਾਂ ਤਰਕ ਦੀ ਖਾਤਰ ਛੰਦਾ-ਬੰਦੀ, ਤੌਲ-ਤੁਕਾਂਤ ਜਾਂ ਰਾਗਾਤਮਕਤਾ 
ਦੀ ਆਪ ਵਥੇਰੇ ਪਰਵਾਹ ਨਹੀ” ਕਰਦ : 
ਜੌਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖ ਰਸਨਾ ਮਾਸ ਰਤੁ ਕੇਰੀ । 
ਕੋਈ ਜਾਣਹੁ ਮਾਸ ਕਾਤੀ ਕੌ ਕਿਛੁ ਹਾਥਿ ਹੈ ਸਭ ਵਸਗਤਿ ਹੈ ਹਰਿ ਕੇਰੀ । 
ਤਿਉ ਸੰਤ ਜਨਾ ਕੀ ਨਰ ਨਿੰਦਾ ਕਰਹਿ ਹਰਿ ਰਾਖੇ ਪੈਜ ਜਨ ਕੇਰੀ । 
ਭਾਈ ਮਤ ਕੋਈ ਜਾਣਹੁ ਕਿਸੀ ਕੌ ਕਿਛੁ ਹਾਥਿ ਹੈ ਸਭ ਕਰੇ ਕਰਾਇਆ । 
ਜਗ ਮਗ ਤਾਪੁ ਸਿਰਤਿ ਸਾਪੁ ਸਭੁ ਹਰਿ ਕੌ ਵਸਿ ਹੈ ਕੋਈ ਲਗਿ ਨ ਸਕੈ 
ਬਿਨ ਹਰਿ ਕਾ ਲਾਇਆ । (168) 
ਪਰ ਕਿਤੇ ਕਿਤੇ ਰਾਗਾਤਮਕਤਾ-ਗੁੱਧੀ ਸੰਵੇਦਨਸ਼ੀਲਤਾ ਛੰਦਾਛੰਦੀ ਦੇ ਨੇਮਾਂ ਨੂੰ 
ਨਿਬਾਉ'ਦੀ ਹੋਈ ਵੀ ਤਾਰਕਿਕ ਢੰਗ ਨਾਲ ਉਪਦੇਸ਼ ਦੇ“ਦੀ ਹੈ : 
ਜਿਨੀ ਔਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ । 
ਇਹੁ ਮਾਣਸ ਜਨਮ ਦੁਲੰਭੁ ਹੈ ਨਾਮ ਬਿਨ' ਬਿਰਥਾ ਸਭੁ ਜਾਏ । 
ਹੁਣਿ ਵਤੇ ਹਰਿਨਾਮੁ ਨਾ ਬੀਜਿਓ ਅਗੈ ਭੁਖਾਂ ਕਿਆ ਖਾਏ । 
ਮਨਮੁਖਾਂ ਨੌ ਫਿਰਿ ਜਨਮੁ ਹੈ ਨਾਨਕ ਹਰਿ ਭਾਏ । (ਪੰਨਾਂ : 450) 
ਤੁਖਾਰੀ ਛੰਤ ਵਿਚ (ਪੰਨਾ 1116) ਜਦ ਆਪ ਤੀਜੇ ਗੁਰ ਜੀ ਦੀ ਪੁਰਬ ਅਭੀਚ 
ਯਾਤਰਾ ਦਾ ਵਰਣਨ ਕਰਦੇ ਹਨ ਤਾਂ ਛੰਦਾਬਦੀ ਦੀ ਪਰਵਾਹ ਨਾ ਕਰਦੀ ਰੋਈ ਕਵਿਤਾ 
ਵਾਰਤਕ ਦੇ ਨੇੜੇ ਪੁਜਦੀ ਹੋਂਈ ਪ੍ਰਤੀਤ ਹੁੱਦੀ ਹੈ। ਇਹੀ ਹਾਲ ਰਾਗ ਗਉੜੀ ਤੋ 
ਬਿਲਾਵਲ ਦੀਆਂ ਵਾਰਾਂ ਵਿਚ ਹੈ, ਜਿਥੇ ਆਪ ਘਟਨਾਵਾਂ ਦ!। ਵੇਰਵਾ ਦੇਦੇ ਹੋਏ ਗੱਲ 
ਕਰਦੇ ਹਨ ਅਤੇ ਤੁਕਾਂਤ ਕੇਵਲ ਮਾਤਰਾ-ਪੂਰਤੀ ਲਈ ਵਰਤਿਆ ਗਿਆ ਹੈ । ਕਿਤੇ ਕਿਤੇ 


94. ਗੁਰ ਰਾਮ ਦਾਸ 


ਕੇਵਲ ਤਕਾਂਤ ਦੀ ਮਾਤਰ ਮਾਤਰਾ-ਪੁਰਤੀ ਕੀਤੀ ਹੈ ਤੇ ਮਾਤਰਾ-ਪ੍ਰਰਤੀ ਦੇ ਲਈ ਤੁਕ ਦੇ ` 
ਅੰਤ ਵਿਚ ਵਾਧੂ ਅੱਖਰ ਜੌੜੋ ਗਏ ਹਨ, ਜਿਵੇ” : 
(1) ਵਡਫਾ (ਵੱਡਾ) ਕ੍ਰਿਪਫਾ (ਕ੍ਰਿਪਾ) ਨਿਮਖਫਾ (ਨਿਮਖ) ਕਰਮਫਾ (ਕਰਦੇ ਹਨ) 
ਤਰਫਾ (ਤਰੇ ਹਨ) ਆਦਿ (ਪੰਨਾਂ : 1336) 
(2) ਜਪਿਭਾ (ਜਪ ਕੇ), ਕਢਿਫਾ (ਕਢ ਲਿਆ), ਅਰਾਧਭਾ (ਅਰਾਧਣ ਯੋਗ 
ਹਰੀ) ਰਸਭਾ (ਰਸ ਨਾਲ) ਆਦਿ, (ਪੰਨਾ 1337) 
(3) ਕੁਲਘਾ (ਕਾਲ ਨੇ), ਫਲਘਾ (ਫਲ), ਪ੍ਰਤੀਪਲਘਾ (ਪ੍ਰਤੀਪਾਲਕ) ਆਦਿ 
ਰ (ਪੰਨਾ 731) 
(4) ਤੁਮਨਛ (ਤੇਰੇ) ਬਨਛੇ (ਬਾਂਛੇ, ਚਾਹੇ), ਕ੍ਰਿਪਛੇ (ਕ੍ਪਾ) ਆਦਿ, 
ਰ੍ (ਪੰਨਾ 1178) 
ਗਉੜੀ ਤੋ ਬਿਲਾਵਲ ਰਾਗ ਦੀਆਂ ਵਾਰਾਂ ਵਿਚ ਗੁਰੂ -ਘਰ ਦਾ ਪੱਖ ਪ੍ਰਰਦੇ 
ਹੋਏ ਜਦ ਆਵੇਸ਼ ਵਿਚ ਆ ਕੇ ਕੋਈ ਗੱਲ ਦਿ੍‌ੜ੍ਹ ਕਰਾਈ ਗਈ ਹੈ ਤਾਂ ਤੁਕਾਂ ਦੀ ਲੰਬਾਈ 
ਤੋਂ ਛੰਦਾ-ਬੰਦੀ ਦਾ ਖਿਆਲ ਨਹੀ" ਰਖਿਆ ਅਤੇਂ ਇਸ ਤਰ੍ਹਾਂ ਭਾਵ ਦੀ ਖਾਤਰ ਰ੍ਰਪ-ਵਿਧਾਨ 
ਦੀ ਪਰਵਾਹ ਨਹੀ” ਕੀਤੀ ਗਈ । ਤੁਕਾਂਤ ਨੂੰ ਕੇਵਲ ਤਕ-ਪੁਰਤੀ ਲਈ ਹੀ ਵਰਤਿਆ ਹੈ : 
ਹਰਿ ਧਨ ਰਤਨ ਜਵੇਹਰੀ ਸੰ ਗੁਰਿ ਹਰਿ ਧਨ ਹਰ ਪਾਸਹੁ ਦਵਾਇਆ । 
ਜੇ ਕਿਸੇ ਕਿਹੁ ਦਿਸਿ ਆਵੈ ਤਾਂ ਕੋਈ ਕਿਹੁ ਮੰਗਿ ਲਏ ਅਕੌ ਕੌਈ ਕਿਹ 
ਦੇਵਾਏ ਏਹ ਹਰਿ ਧਨ ਜੋਰਿ ਕੀਤੰ ਕਿਸੇ ਨਾਲ ਨ ਜਾਇ ਵੰਡਾਇਆ । 
ਜਿਸ ਨੋ ਸਤਿਗੁਰ ਨਾਲ ਹਰਿ ਸਰਧਾ ਲਾਏ ਤਿਜ ਹਰਿ ਧਨ ਕੀ ਵੰਡ ਹਥ 
ਆਵੋ ਜਿਸ ਨੋ ਕਰਤਾ ਧ੍ਰਰ ਲਿਖ ਪਾਇਆ । 
ਇਹ ਹਰਿ ਧਨ ਕਾ ਕੌਈ ਸਰੀਕ੍ ਨਾਂਹੀ ਕਿਸੇ ਕਾਂ ਖਤ ਨਾਹੀ ਕਿਸੌ ਕੇ ਸੀਵ 
ਬਨੇ ਰੋਲ ਨਾਹੀ ਜੋ ਕੰ ਹਰਿ ਧਨ ਕੀ ਬਖੀਲੀ ਕਰੇ ਤਿਸ ਕਾ ਮੁਹੁ ਹਰਿ 
ਰ ਦਹੁਕ੍ੰਡਾ ਵਿਚਿ ਕਾਲਾ ਕਰਾਇਆ । 
ਹਰਿ ਕੇ ਦਿਤੇ ਨਾਲਿ ਕਿਸੰ ਜੌਰੁ ਬਖੀਲੀ ਨ ਚਲਈ ਦਿਹ ਦਿਹੁ ਨਿਤ 
ਨਿਤ ਚੜੈ ਸਵਾਇਆ । (ਪੰਨਾ : 853) 
ਜਿਥੇ ਕਿਤੇ ਗੁਰੂ-ਨਿੰਦਕਾਂ ਤੇ ਮਨਮੁਖਾਂ ਨੂੰ ਖਰੀਆਂ ਖਰੀਆਂ ਸੁਣਾਈਆਂ ਗਈਆਂ 
ਹਨ ਤਾਂ ਸਖਤ ਤੌ! ਸਖਤ ਬਚਨ ਵੀ ਉਹਨਾਂ ਬਾਰੇ ਕਹੇ ਗਏ ਹਨ, ਜਿਵੇ” 'ਸਿਰਿ ਨਿੰਦਕ 
ਛਾਈ “ਨਿੰਦਕਾ ਦੁਸਟਾ ਕੇ ਮੂੰਹ ਕਾਲੇ ਕਰਾਏ,' 'ਸੋ ਦੀਵਾਲੀਏ ਜਗਹ ਮਾਹਿ, 'ਨਾਮ 
ਬਿਨਾ ਨਕਟੇ ਨਰ ਦੇਖਹ੍ਰ', 'ਸਾਕਤ ਨਰ ਅਹੰਕਾਰੀ ਕਹੀਅਹਿ' ਆਦਿ ਪਰ ਇਸ ਦੰ ਨਾਲ 
ਹੀ ਆਪਣੀ ਨਿਮਰਤਾ ਦੀ ਭਾਵਨਾ ਜੋ ਆਪ ਨੇ ਦਿਖਾਈ ਹੈ, ਉਹ ਹੌਰ ਕਿਸੇ ਕਵੀ 
ਦੇ ਹਿੱਸੇ ਘੱਟ ਹੀ ਆਈ ਹੈ। ਕਈ.ਥਾਂ ਆਪਣੇ ਬਾਰੇ 'ਮੈਂ' ਮ੍ਰਰਖ' 'ਹਮ ਅਪਰਾਧੀ , 
'ਹਮ ਪਾਪੀ,' “ਨੀਚ ਕਰਮ ਹਰਿ ਮੇਰੇ,' 'ਹਮ ਹੰਕਾਰੀ, 'ਕਿਰਮ ਤੁਮਨਡੇ', 'ਸਾਕਤ' 
ਆਦਿ ਸ਼ਬਦ ਤੇ ਵਾਕੰਸ਼ ਵਰਤ ਹਨ : 
“ਹਰਿ ਰਾਖੁ ਰਾਖੁ ਜਨ ਕਿਰਮ ਤ੍ਰਮਾਰੇਂ............' (731) 


ਬਾਣੀ ਦ] ਸਾਹਿਤਿਕ ਵਿਸ਼ੇ ਸ਼ਤਾ ਰ੍ 95 


“ਹਮ ਕੀਰੋ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ।” 
(10) 
“ਹਮ ਰੁਲਤੇਂ ਫਿਰਤੇ ਕੌਈ ਬਾਤ ਨ ਪ੍ਰਛਤਾ ਗੁਰ ਸਤਿਗੁਰ ਸੰਗਿ ਕੀਰੋ[ ਹਮ 
.-. ਥਾਪੇ (167) 
ਗਉੜੀ ਗੁਆਰੇਰੀ ਦੇ ਚਉਪਦਿਆਂ (ਪੰਨਾ 163-75) ਵਿਚ ਗੁਰੂ ਜੀ ਨੇ ਆਪਣੀ 
ਰਛੱਤਾ ਤੋ ਹਰੀ ਦੀ ਵਡਿਆਈ ਦੇ ਗੀਤ ਕਿਸੇ ਅਕਹਿ ਬਿਸਮਾਦ ਦੀ ਹਾਲਤ ਵਿਚ 
ਗਾਏ ਹਨ । ਇਹੀ ਗੱਲ ਆਪ ਦੀ ਸਮੁੱਚੀ ਬਾਣੀ ਬਾਰੇ ਵੀ ਕਹੀ ਜਾ ਸਕਦੀ ਹੈ । 
ਸ਼ੈਲੀ ਵਿਚ ਛੰਦ- ਪ੍ਰਬੰਧ ਤੋ ਬਿੰਬ-ਪ੍ਰਬੰਧ ਦੀ ਵੰਨ-ਸਵੈਨਤਾ, ਸੰਵੇਦਨਾ ਤੂ 
ਭਾਗਾਤਮਕਤਾ, ਸਰੋਦੀ ਲੈ ਅਤ ਸੱਜਰੇ ਸ਼ਬਦ-ਚਿੱਤਰ ਆਪ ਦੀ ਬਾਣੀ ਦੇ ਮੀਰੀ ਗੁਣ 
1ਨ। ਮੁਹਾਵਰਿਆਂ ਤੇ ਸ਼ਬਦ-ਸੰਧੀਆਂ ਦੀਆਂ ਅਣਗਿਣਤ ਉਦਾਹਰਨਾਂ ਵਿਚ" ਕੋਝਾ ਇਮ 
[ਕਾਰ ਹਨ £ 
[ਹਾਵਰੇ : ਘੁਮਰ ਪਾਉਣਾ, ਵੇਲ ਵਧਾਉਣਾ, ਖਟ ਕਮਾਵਣਾ, ਬਾਜੀ ਹਾਰਨ, ਪਾਵ 
/ਲ਼ ਮਲ ਧੌਣਾਂ, ਪੀਛੋ ਲਾਗ ਫਿਰਾਵਣਾ, ਵਣਜ ਕਰਾਉਣਾ, ਹਾਟਿ ਵਿਕਾਉਣਾ, ਵਧਾਈ) 
ਡਜਣੀ, ਟੈਗ ਧਰ ਸੌਣਾ, ਭੱਤ ਕਢਣਾ, ਗਲ ਫਰਸ਼ੀ ਕਰਨੀ ਆਦਿ । 
ਬਦ ਸੈਧੀਆਂ : ਪਾਰ ਬ੍ਰਹਮ, ਗੁਰ ਸਤਿਗੁਰ, ਗੁਰ ਦੀਪਕ, ਸਾਧੂ ਸੰਗਿ, ਸੰਤਿ ਸੰਗ, 
ਪ੍ਰਤਿਪਾਲਕ, ਦੁਖ ਭੰਜਨ, ਸਹਿਜ ਸਮਾਧਿ, ਜੀਉ ਪਿੰਡ, ਗੁਰ ਗਿਆਨ, 
ਸਚੁ ਸਾਹਿਬ, ਅਮ੍ਰਿਤ ਰਸ, ਅੰਮ੍ਰਿਤ ਬਾਣੀ, ਕ੍ੜ ਮੁਲੰਮਾ, ਮਖ ਉਜਲ, 
ਜੀਉ ਪਿੰਡ, ਗੁਰ ਪ੍ਰਸਾਦ, ਪਰਮ ਪਦੁ, ਵਡਭਾਗੀ, ਮਲੁ ਹਉਮੰ, ਸਚੁ 
ਸਉਂਦਾ, ਰੰਗ ਗਹਗਹਾ, ਕਿਤ ਬਿਧਿ, ਰੰਗ ਚਲੂਲੰ, ਪੰਥ ਦਸਾਈ, 
ਸਜਣ ਸਤਿਗੁਰ, ਅਗਮ ਅਗੌਚਰ, ਜੋਤ ਸਬਾਈ, ਸਤਿ ਸੰਗਤ, ਜਗ- 
ਜੀਵਨ ਦਾਤਾ, ਸਾਧ ਔਜੁਲੀ, ਸਾਜਿ ਗਿਰਾਸਿ, ਬਹਦਿਆ ਉਠਦਿਆ, 
ਸਤਿਗੁਰ ਬੌਹਿਥ, ਗੁਣ-ਨਿਧਾਨ, ਭਉ ਦਤੁਰ ਜਮਕਾਲਿ, ਮਨਵਿਛੇ 
(ਫਲ), ਸੋਗ ਸੰਤਾਪ, ਗੁਣ ਬਿਹ੍ਹਨ, ਰਹਿਰਾਸ, ਬਹੁ ਰੰਗ ਘਣਾ, ਥਾਨ 
ਥਨੰਤਰ, ਸਰਬ ਸੁਖਾ, ਆਲਿ ਜੰਜਾਲ, ਸਾਹੁ ਧਣੀ, ਭੁਪਤਿ ਰਾਜੇ, ਅਤਿ 
ਸੁਖਾਈ, ਪਰਤਖਿ- ਪਿਰੁ, ਮਨ ਕਰਹਲਾ, ਦਿਨੁ ਰੈਣਿ, ਅਮ੍ਰਿਤ ਸਰ, 
ਅੰਮ੍ਰਿਤ ਸਰੌਂਵਰ, ਕਾਇਆ ਨਗਰ, ਹਾਟ ਪਟਣ, ਅਗਿਆਨੁ ਅੰਧੇਰਾ, 
ਕਥਾ ਕਹਾਣੀਆਂ ਕਿਲਵਿਖ ਪਾਪ, ਸਖਾਈ ਸਹਾਈ, ਆਦਿ । 
ਕਿਤੇ ਕਿਤੇ, ਪਰ ਬਹੁਤ ਘੱਟ, ਪਛਮੀ ਜਾਂ ਲਹਿੰਦੀ ਪੰਜਾਬੀ ਦਾ ਪ੍ਰਭਾਵ ਵੀ 
ਮਲਦਾ ਹੈ, ਜਿਵੇ “ਡ' ਅਤੇਂ 'ਡ' ਦੀ ਅਧਿਕ ਵਰਤੋਂ ਨਾਲ । 'ੜ' ਦੀ ਵਰਤੋ ਅਪਣਤ 
ਹਾਂ ਪਿਆਰ ਦਰਸਾਉਣ ਲਈ ਵੀ ਕੀਤੀ ਗਈ ਹੈ, ਜਿਵੇ'--ਮੈਡਾ ਸਾਈ', ਪਹਿਲੜੀ 
ਰਾਵ, ਮਨਿਚਿੰਦੜਿਆ ਫਲੁ, ਸਾਹੁਰੜੇ ਪੋਈਅੜੇ, ਪੋਵਕੜੇ, ਵੁਠੜਾ, ਤਿਠੜਾ 
ਲੜੋ ਆਦਿ । ਦੌ ਚਾਰ ਥਾਈ' ਫ਼ਾਰਸੀ ਮੁਹਾਵਰੇ ਦਾ ਪ੍ਰਭਾਵ ਵੀ ਹੈ, ਜਿਵੇ . 
ਰੰਗ ਚਲ੍ਹਲਿਆ : (ਚੂੰ ਲਾਲਾ--ਲਾਲਾ ਜਾਂ ਪੋਸਤ ਦੇ ਫੁਲ ਵਾਂਗ) 


ਪਾਇੜਾ, 


96 


ਗੁਰ ਰਾਮ ਦਾਸ 


ਰਹਿ ਰਾਸਿ : ('ਰਾਹੇ-ਰਾਸਤਿ' ਸਚਾਈ ਦਾ ਰਸਤਾ) 
_ ਗਲ ਫਰੋਸੀ : (ਗਲਾ ਫਰੌਸ਼ੀ--ਬਹੁਤ ਗਲਾ ਫਾਂੜਨਾ) 


ਆਂਪ ਦੀ ਸੱਚੀ ਤੇ ਸਚੀ ਬਾਣੀ ਦਿਮਾਗ ਨਾਲੋ" ਵਧੇਰੇ ਦਿਲ ਦੀ ਉਪਜ ਹੈ । ਇਸ 


ਵਿਚ ਜਜ਼ਬਿਆਂ ਦਾ ਇਕ ਨਿਰੌਤਰ ਵਹਿਣ ਹੈ ਜੋ ਮਾਨਵੀ ਹਿਰਦੇ ਨੂੰ ਪ੍ਰਭਾਵਿਤ ਕੀਤੇ ਬਿਨ 
ਨਹੀ” ਰਹਿ ਸਕਦਾ । ਇਹ ਰੱਬੀ ਰਸ ਵਿਚ ਗੜ੍ਹੰਦ ਹਏ ਹਿਰਦੇ ਦੇ ਗੀਤ ਹਨ । ਕਏਂ 
ਤੁਕਾਂ ਤਾਂ ਸਦੀਵੀ ਸੱਚ ਵਾਂਗ ਲਿਸ਼ਕਦੀਆਂ ਹੋਈਆਂ ਸਿੱਖ ਰਹਿਣੀ ਦਾ ਮਾਰਗ-ਦਰਸ਼ਟ 
ਕਰਦੀਆਂ ਪ੍ਰਤੀਤ ਹੁੰ ਦੀਆਂ ਹਨ ਅਤੇ ਕਹਾਵਤਾਂ ਵਾਂਗ ਸ਼ਰਧਾਲੂਆਂ ਦੇ ਮੂੰਹ ਉਤੇ ਚੜ੍ਹਹੀਅ 
ਹੋਇਆਂ ਹਨ । ਇਹਨਾਂ ਵਿਚ ਕੁਝ ਇਸ ਪ੍ਰਕਾਰ ਹਨ : 


9, 


:੨ % ੯੧. ੩= ੯੭ ੧੨ 


10. 
11, 
12. 
13, 
14, 
ਕਸ 


16. 


1 
16. 
19. 


ਕੀਤਾ ਲੌੜੀਐ ਕੌਮ ਸੁ ਹਰਿ ਪਹਿ ਆਖੀਐ (91) 

ਸੌ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੌਤੁ (84) 

ਗੁਰਮਖਿ ਜਿਤਾ ਮਨਮੁਖਿ ਹਾਰਿਆ (310) 

ਸਾ ਧਰਤੀ ਭਈ ਹਰਿਆਵਲੀ ਜਿਥੈ ਮੇਰਾ ਸਤਿਗੁਰ ਬੈਠਾ ਆਇ (310 
ਨਾਨਕ ਮਨਮੁਖਾ ਨਾਲੋ ਤਟੀ ਭਲੀ ਜਿਨ ਮਾਇਆ ਮੁਹ ਪਿਆਰੁ (316 
ਜੋਵੇਹੇ ਕਰਮ ਕਮਾਵਦਾ ਤੇਵੰਹੇ ਫਲਤੇ (317 
ਜਨ ਨਾਨਕੁ ਧ੍ਰੜਿ ਮੰਗੇ ਤਿਸ ਗ੍ਰਰਜਿਖ ਕੀ ਜੌ ਆਪ ਜਪੈ ਅਵਰਹ ਨਾ 
ਜਪਾਵੇਂ ਰ (306 
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ ।। ਗੁਰ ਬਾਣੀ ਕਹੈ ਸੋਵ 


ਜਨ ਮਾਨ ਪਰਤਖਿ ਗ੍ਰ੍ਹ ਨਿਸਤਾਰੇ । (982 
ਗੁਰਸਿਖ ਮੀਤ ਚਲਹੁ ਗ੍ਰਰਚਾਲੀ (667 
ਜੌ ਤਿਸੁ ਭਾਵੈ ਨਾਨਕਾ ਸਾਈ ਗਲ ਚੋਗੀ (726 


ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤ ਸੁਣਾਈਆਂ _ (725 


ਜੌ ਇਛਹੁ ਸਦ ਫਲੁ ਪਾਵਹੁ ਹਰਿ ਬੰਲਹੁ ਗ੍ਰਰਮਤਿ ਬੰਨੀ । (804 
ਜਨਮੁ ਪਦਾਰਥ ਪੁੰਨਿ ਫਲੁ ਪਾਇਆ ਕਉਡੀ ਬਦਲੇ ਜਾਈਐ (1179 
ਕੌਰੇ ਰੰਗੁ ਕਦੇ ਨ ਚੜੈ ਜੋ ਲੋਚੈ ਸਭ ਕੋਈ ਰ (732 


ਸਤਿਗੁਰ ਧਰਤੀ ਧਰਮ ਹੈ ਤਿਸੁ ਵਿਚ ਜੋਹਾ ਕੌ ਬੀਜੇ ਤੇਰਾ ਫਲੂ ਪਾਏ । (302 


ਬਿਠੁ ਨਾਵ ਸਭ ਨੀਚ ਜਮੰਤ ਹੈ ਬਿਸਟਾ ਕਾ ਕੀੜਾ ਹੋਂ ਇ (426 
ਨਾਨਕ ਗ਼੍ਰਰਮੁਖਿ ਮਥਿ ਤਤੁ ਕਢੀਐ (367 
(861 


ਮ਼ੈਰੇਂ ਮਨਿ ਪ੍ਰਮ਼ ਲਗੋ ਹਰਿ ਤੀਰ ਰ 
ਹੁਣਿ ਵਤੋ ਹਰਿਨਾਮ ਨਾਂ ਬੀਜਿਓ ਅਗੇ ਭੁਖਾ ਕਿਆ ਖਾਏ (450 


